ਭੁਮਿਕਾ 


ਕਿਤਾਬ ਦੇ ਰੂਪ 'ਚ ਪ੍ਰਕਾਸ਼ਿਤ ਹੋ ਰਹੇ ਇਸ ਲੇਖ ਅਤੇ ਇਸਦੇ ਪੂਰਕ ਦੀ ਰਚਨਾ 
ਪੈਜ ਸਾਲ ਪਹਿਲਾਂ ਹੋਈ ਸੀ ਜਦ ਉਸ ਸਮੇਂ ਦੇ ਸੋਵੀਅਤ ਸੰਘ ਅਤੇ ਪੂਰਬੀ ਯੂਰਪ ਦੇ 
ਦੇਸ਼ਾਂ 'ਚ ਵਾਪਰ ਰਹੀਆਂ ਘਟਨਾਵਾਂ ਨੂੰ “ਸਮਾਜਵਾਦ ਦੀ ਹਾਰ” ਕਮਿਊਨਿਸਟ ਸੱਤ੍ਰਾ ਦੇ 
ਪਤਣ” ਅਤੇ “ਸਮਾਜਵਾਦੀ ਢਾਂਚੇ ਦੇ ਖਿਡਾਅ” ਦੇ ਰੂਪ 'ਚ ਦੇਖਿਆ ਜਾ ਰਿਹਾ ਸੀ ਅਤੇ 
ਪੱਛਮੀ ਬੁੱਧੀਜੀਵੀ ਅਤੇ ਉਹਨਾਂ ਦੀਆਂ ਪੱਤਲਾਂ ਚੱਟਣ ਵਾਲੇ ਤੀਜੀ ਦੁਨੀਆਂ ਦੇ 
ਕਾਲਮ ਨਵੀਸ (ਪੱਛਮੀ) “ਲੋਕਤੌਤਰ ਦੀ ਜਿੱਤ” ਉੱਤੇ ਖੁਸ਼ੀਆਂ ਮਨਾ ਰਹੇ ਸਨ। 

ਉਦੋਂ ਸਾਰੀ ਦੁਨੀਆਂ ਵਿੱਚ ਇੱਕ ਵਾਰ ਫਿਰ “ਇਤਿਹਾਸ ਦਾ ਅਤ”, “ਵਿੱਚਾਰਧਾਰਾ 
ਦਾ ਔਤ” ਆਦਿ ਦਾ ਸ਼ੋਰ ਸੀ। ਗੋਰਬਾਚੇਵ ਅਤੇ ਯੇਲਤਸਿਨ ਦੇ ਦੌਰ 'ਚ ਬਹੁਤੇ 
ਮਾਰਕਸਵਾਦੀ “ਮੁਕਤ ਚਿੰਤਕ” ਪਹਿਲਾਂ 'ਖੁੱਲ੍ਹਪਣ” ਦੇ ਮੁਰੀਦ ਹੋਏ ਫਿਰ ਉੱਤਰ- 
ਆਧੁਨਿਕਤਾਵਾਦ, ਉੱਤਰ ਨਾਵਕਨਵਾਦ ਆਦਿ ਆਦਿ ਦੇ ਭੋਂਪੂ ਬਣ ਗਏ । ਪਰ 
ਅਫਸੋਸ ! ਉਹਨਾਂ ਦੇ ਸਾਰੇ ਦਾਰਸ਼ਨਿਕ ਵਿਮਰਸ਼ ਪੂੰਜੀਵਾਦੀ ਦੁਨੀਆਂ ਨੂੰ ਉਸ ਦੀਆਂ 
ਲਾਇਲਾਜ ਸਮੱਸਿਆਵਾਂ ਤੋਂ ਮੁਕਤੀ ਦਾ ਰਾਹ ਨਾ ਦਿਖਾ ਸਕੇ | ਨੀਤਸ਼ੇ, ਸਪੈਂਗਲਰ, 
ਟਾਇਨਬੀ, ਡੈਨਿਅਲ ਬੇਲ ਆਦਿ ਦੀਆਂ ਪ੍ਰੇਤ ਆਤਮਾਵਾਂ ਜਾਗੀਆਂ ਵੀ ਤਾਂ ਇੰਝ ਕਿ 
ਪੂਰਾ ਪੂਜੀਵਾਦੀ ਸੈਸਾਰ ਨਿਰਾਸ਼ਾਵਾਦੀ ਰੁਦਨ ਨਾਲ ਭਰ ਗਿਆ। “ਸਮਾਜਵਾਦ ਦੇ 
ਪਤਣ ਦੀ “ਪਾਗਲਪਣ ਭਰੀ ਜਿੱਤ ਦੀ ਖੁਸ਼ੀ” (ਕੇਹੀ ਵਿਡੰਬਨਾ) ਹੈ ਕਿ ਇਹ ਸ਼ਬਦ ਖੁਦ 
ਉੱਤਰ-ਆਧੁਨਿਕਤਾਵਾਦ ਦੇ ਮਸੀਹਾ ਜੈਕ ਦੈਰਿਦਾ ਦੇ ਹਨ।) ਛੇਤੀ ਹੀ ਦੁਖਦਾਇੱਕ 
ਰੁਦਨ ਅਤੇ ਡਰਾਉਣੀਆਂ ਚੀਖਾਂ ਵਿੱਚ ਗੁੰਮ ਹੋ ਗਈ। 

ਪੰਜ ਸਾਲਾਂ ਦਾ ਸਮਾਂ ਬੀਤ ਚੁੱਕਿਆ ਹੈ। ਇਸ ਦੌਰਾਨ ਸੈਸਾਰ ਪੂੰਜੀਵਾਦ ਦੇ 
ਪਾਪਾਂ ਦਾ ਵਿਸ਼ਵ-ਵਿਆਪੀ ਘੜਾ ਕੁੱਝ ਹੋਰ ਭਰ ਗਿਆ ਹੈ। ਮੁਕਤ ਬਾਜ਼ਾਰ ਦੇ ਸਵਰਗ 
ਦਾ ਬਹੁ ਪ੍ਰਚਾਰਿਤ ਸੁਪਨਾ ਜਦੋਂ ਰੂਸ, ਸੋਵੀਅਤ ਸੈਘ ਦਾ ਐਗ ਰਹੇ ਦੇਸ਼ਾਂ ਅਤੇ ਪੂਰਬੀ 
ਯੂਰਪ 'ਚ ਸਾਕਾਰ ਹੋਇਆ ਤਾਂ ਲੋਕਾਂ ਨੇ ਦੇਖਿਆ ਕਿ ਇਹ ਤਾਂ ਲੁੱਟ, ਮਹਿੰਗਾਈ, 
ਬੇਰੁਜ਼ਗਾਰੀ, ਅਮੀਰ-ਗਰੀਬ ਦੇ ਵਿੱਚ ਵਧਦਾ ਪਾੜਾ, ਕਤਲ, ਬਲਾਤਕਾਰ, 
ਵੇਸਵਾਗਮਨੀ, ਲੁੱਟਮਾਰ ਨੈਤਿਕ ਪਤਨ ਅਤੇ ਮਾਨਸਿਕ ਬਿਮਾਰੀਆਂ ਦਾ ਸਦੀਆਂ 
ਪੁਰਾਣਾ ਉਹੀ ਕਲਾਸਕੀ ਪੂੰਜੀਵਾਦੀ ਨਰਕ ਹੈ ਜਿਹੜਾ ਦੁਨੀਆਂ ਦੇ ਨਰਕੀ ਦੇਸ਼ਾਂ 
(ਤੀਜੀ ਦੁਨੀਆਂ) ਤੋਂ ਲੈ ਕੇ ਸ਼ੋਹਰਤ ਦੇ ਪੱਛਮੀ ਸਿੱਖਰ ਤੱਕ ਫੈਲਿਆ ਹੋਇਆ ਹੈ। 
ਪਰ ਉਹਨਾਂ ਦਾ ਸੁਭਾਅ ਅੱਜ ਹਮੇਸ਼ਾਂ ਨਾਲੋਂ ਵਧੇਰੇ ਸਪਸ਼ਟ ਰੂਪ 'ਚ ਲਾਇਲਾਜ ਅਤੇ 


(1) 


5।। 58000 4800 5॥10। 0 €00॥ ੧੧81085॥0॥੫/60118.60।। 


ਸਰੂਪ ਵਧੇਰੇ ਭਿਆਨਕ ਹੈ। 

ਇਹਨਾਂ ਹਾਲਤਾਂ 'ਚ ਬੀਤੇ ਪੇਜ ਸਾਲਾਂ ਤੋਂ ਰੂਸ ਅਤੇ ਪੂਰਬੀ ਯੂਰਪ ਦੇ ਹੋਰ ਦੇਸ਼ਾਂ ਦੀ 
ਜਨਤਾ ਹੱਥਾਂ 'ਚ ਲੈਨਿਨ ਅਤੇ ਸਟਾਲਿਨ ਦੇ ਪੋਸਟਰ ਫੜੀ ਸੜਕਾਂ 'ਤੇ ਜਲੂਸ ਕੱਢ ਰਹੀ 
ਹੈ ਜੋ ਇਸ ਗੱਲ ਦਾ ਸਪਸ਼ੱਟ ਸੈਕੇਤ ਹੈ ਕਿ ਜਿਨ੍ਹਾਂ ਦੇਸ਼ਾਂ 'ਚ ਕਦੇ ਸਮਾਜਵਾਦੀ ਪ੍ਰਯੋਗ 
ਹੋਏ ਹਨ ਉਥੋਂ ਦੀ ਮਿਹਨਤਕਸ਼ ਜਨਤਾ ਪੂੰਜੀਵਾਦੀ-ਲੁੱਟ-ਦਾਬੇ, ਅਪਰਾਧ ਅਤੇ ਫਰੇਬ 
ਨੂੰ ਬਹੁਤ ਦਿਨਾਂ ਤੱਕ ਬਰਦਾਸ਼ਤ ਨਹੀਂ ਕਰ ਸਕਦੀ । ਮਜ਼ਦੂਰ ਇਨਕਲਾਬ ਦੇ ਸੈਸਾਰ 
ਇਤਿਹਾਸਿਕ ਮਹਾਂਯੁੱਧ ਦਾ ਦੂਸਰਾ ਦੌਰ ਸ਼ੁਰੂ ਹੋ ਚੁਕਿਆ ਹੈ। 

ਐਨ ਇਸੇ ਸਮੇਂ ਦੁਨੀਆਂ ਦੇ ਪੈਮਾਨੇ 'ਤੇ ਮਜ਼ਦੂਰ ਤਾਕਤਾਂ ਇੱਕ ਵਾਰ ਫਿਰ 
ਬੁਨਿਆਦੀ ਵਿੱਚਾਰਧਾਰਕ ਸਵਾਲਾਂ ਦੇ ਰੂਬਰੂ ਖੜੀਆਂ ਹਨ। ਅਕਤੂਬਰ ਇਨਕਲਾਬ 
ਦੀਆਂ ਨਵੀਆਂ ਐਡੀਸ਼ਨਾਂ ਦੀ-ਸਫ਼ਲਤਾ ਦੀ ਬੁਨਿਆਦੀ ਗਾਰੇਟੀ ਇਹਨਾਂ ਸਵਾਲਾਂ ਦੇ 
ਹੱਲ 'ਤੇ ਹੀ ਨਿਰਭਰ ਕਰਦੀ ਹੈ ਕਿ-ਸੋਵੀਅਤ ਸੈਘ, ਪੂਰਬੀ ਯੂਰਪ ਦੇ ਦੇਸ਼ਾਂ ਅਤੇ ਚੀਨ 
ਆਦਿ ਦੇਸ਼ਾਂ 'ਚ ਪੂਜੀਵਾਦ ਦੀ ਮੁੜ-ਬਹਾਲੀ, ਕਿਉਂ ਹੋਈ ਅਤੇ ਕਦੋਂ ਹੋਈ ? ਸਮਾਜਵਾਦੀ 
ਪ੍ਰਯੋਗਾਂ ਦੀਆਂ ਇਤਿਹਾਸਿਕ ਪ੍ਰਾਪਤੀਆਂ, ਅਸਫਲਤਾਵਾਂ, ਗਲਤੀਆਂ ਅਤੇ ਬਾਹਰਮੁਖੀ 
ਸੀਮਾਵਾਂ ਕੀ ਸਨ ? ਸਮਾਜਵਾਦੀ ਸਮਾਜ ਦਾ ਸੁਭਾਅ ਅਤੇ ਖਾਸਾ ਕਿਸ ਤਰ੍ਹਾਂ ਦਾ ਹੁੰਦਾ 
ਹੈ ? ਜੇਕਰ ਸਮਾਜਵਾਦ, ਜਮਾਤੀ ਸਮਾਜ ਤੋਂ ਜਮਾਤ ਰਹਿਤ ਸਮਾਜ ਦੇ ਵਿੱਚ ਇੱਕ ਲੰਬਾ 
ਸੈਗਰਾਂਦੀ ਦੌਰ ਹੈ ਅਤੇ ਇਸ ਲੰਬੇ ਸਮੇਂ ਦੇ ਦੌਰਾਨ ਜਮਾਤਾਂ (ਅਤੇ ਜਾਹਿਰਾ ਤੌਰ 'ਤੇ 
ਜਮਾਤੀ ਸੈਘਰਸ਼ ਵੀ) ਮੌਜੂਦ ਰਹਿੰਦੇ ਹਨ ਤਾਂ ਉਹ ਕਿਹੜੀਆਂ-ਕਿਹੜੀਆਂ ਜਮਾਤਾਂ 
ਹੁੰਦੀਆਂ ਹਨ ਅਤੇ ਜਮਾਤੀ ਸੰਬੋਧਾਂ ਦਾ ਖਾਸਾ ਕੀ ਹੁੰਦਾ ਹੈ ਇਸ ਤਬਦੀਲੀ 'ਚੋਂ ਗੁਜ਼ਰ 
ਰਹੇ ਜਮਾਤੀ ਸਮਾਜ `ਚ ਰਾਜ ਦਾ ਖਾਸਾ ਕੀ ਹੁੰਦਾ ਹੈ, ਉਹ ਕਿਸ ਜਮਾਤ ਦੇ ਹੱਥਾਂ `ਚ 
ਹੁੰਦਾ ਹੈ ਯਾਨਿ ਸਮਾਜਵਾਦੀ ਸਮਾਜ 'ਚ ਰਾਜ ਅਤੇ ਇਨਕਲਾਬ ਦਾ ਸਵਾਲ ਕਿਸ ਰੂਪ 
'ਚ ਮੌਜੂਦ ਹੁੰਦਾ ਹੈ ਅਤੇ ਕਿਸ ਤਰ੍ਹਾਂ ਹੱਲ ਕੀਤਾ ਜਾਂਦਾ ਹੈ ? ਮਜ਼ਦੂਰ ਜਮਾਤ ਦੀ 
ਤਾਨਾਸ਼ਾਹੀ ਦੇ ਬਾਰੇ ਮਾਰਕਸ, ਏਂਗਲਜ਼, ਲੋਨਿਨ, ਸਟਾਲਿਨ ਅਤੇ ਮਾਓ ਦੇ ਵਿੱਚਾਰ ਕੀ 
ਹਨ, ਇਸ ਸੈਕਲਪ ਦਾ ਲਗਾਤਾਰ ਵਿਕਾਸ ਕਿਸ ਰੂਪ ਵਿੱਚ ਹੋਇਆ ਅਤੇ ਇਸ ਦੇ 
ਅਮਲ ਦੇ ਇਤਿਹਾਸਿਕ ਤਜ਼ਰਬੇ ਸਾਨੂੰ ਕੀ ਦਸਦੇ ਹਨ ? ਸਮਾਜਵਾਦੀ ਸਮਾਜ 'ਚ ਖੇਤੀ 
ਅਤੇ ਉਦਯੋਗ ਦੇ ਖੇਤਰ 'ਚ ਅਤੇ ਸਮੁੱਚੇ ਰੂਪ 'ਚ ਪੈਦਾਵਾਰੀ ਸਬੰਧਾਂ ਦੀ ਪ੍ਰਕ੍ਰਿਤੀ ਕੀ 
ਹੁੰਦੀ ਹੈ, ਉਨ੍ਹਾਂ 'ਚ ਮੈਡੀ ਦੀ ਅਤੇ ਬੁਰਜੂਆ ਅਧਿਕਾਰਾਂ ਦੀ ਕੀ ਸਥਿਤੀ ਹੁੰਦੀ ਹੈ, ਉਨ੍ਹਾਂ 
ਵਿੱਚ ਜਿਣਸ ਪੈਦਾਵਾਰ ਦਾ ਅਰਥਚਾਰਾ ਰਿਨ੍ਹਾਂ ਰੂਪਾਂ `ਚ ਮੌਜੂਦ ਰਹਿੰਦਾ ਹੈ, ਸਮਾਜਵਾਦੀ 
ਸਮਾਜ ਦੇ ਸਿਆਸੀ-ਸੱਭਿਆਚਾਰਕ ਉੱਚ ਉਸਾਰ ਦਾ ਖਾਸਾ ਅਤੇ ਗਤੀਸ਼ੀਲਤਾ ਕੀ 
ਹੁੰਦੀ ਹੈ ? ਅਤੇ ਨਿਰੈਤਰ ਬਦਲ ਰਹੇ ਆਰਥਿਕ ਆਧਾਰ ਨੂੰ ਉਹ ਕਿਸ ਤਰ੍ਹਾਂ ਪ੍ਰਭਾਵਿਤ 
ਕਰਦਾ ਹੈ ? ਅਤੇ ਉਸ ਤੋਂ ਕਿਨ੍ਹਾਂ ਰੂਪਾਂ 'ਚ ਪ੍ਰਭਾਵਿਤ ਹੁੰਦੀ ਹੈ? ਆਦਿ-ਆਦਿ। 

ਇਹਨਾਂ ਸਾਰੇ ਸਵਾਲਾਂ ਦੀ ਮੂਲ ਕੜੀ ਇਹ ਹੈ ਕਿ ਇੱਥੇ ਵੀ ਅਸੀਂ ਜਮਾਤੀ 
ਵਿਸ਼ਲੇਸ਼ਣ ਨੂੰ ਨਾ ਭੁੱਲੀਏ। ਸਮਾਜਵਾਦੀ ਸਮਾਜ ਜੇਕਰ ਜਮਾਤ ਹੀਣ ਸਮਾਜ ਨਹੀਂ ਤਾਂ 
ਉਸਦੇ ਜਮਾਤੀ ਖਾਸੇ ਨੂੰ ਸਮਝਣਾ ਪਵੇਗਾ ਤਾਂ ਕਿ ਮਜ਼ਦੂਰ ਜਮਾਤ ਦੇ ਇਨਕਲਾਬੀ 
(2) 


5।। 58000 98000 5॥10। 0 €00॥ ੧੧81085॥0॥੫/60118.60।। 


ਹਿਰਾਵਲ ਸਮਾਜਵਾਦੀ ਤਬਦੀਲੀ ਦੇ ਦੌਰਾਨ ਲੰਬੇ ਸਮੇਂ ਤੱਕ ਜਮਾਤੀ-ਸੈਘਰਸ਼ `ਚ 
ਮਿਹਨਤਕਸ਼ ਲੋਕਾਈ ਨੂੰ ਅਗਵਾਈ ਦਿੰਦੇ ਰਹਿ ਸਕਣ । 

ਅੱਜ ਸੋਧਵਾਦੀ ਪਾਰਟੀਆਂ ਅਤੇ ਮਾਰਕਸਵਾਦੀ ਅਕਾਦਮੀਸ਼ੀਅਨਾਂ ਤੋਂ ਲੈ ਕੇ 
ਕਮਿਊਨਿਸਟ ਇਨਕਲਾਬੀਆਂ ਦੇ ਜਿਆਦਾਤਰ ਧੜਿਆਂ ਤੱਕ ਦੇ ਵਿੱਚ ਰੂਸ, ਪੂਰਬੀ 
ਯੂਰਪ 'ਚ ਪੂੰਜੀਵਾਦੀ ਮੁੜਬਹਾਲੀ ਦੀਆਂ ਹਜ਼ਾਰਾਂ ਅਨੁਭਵ-ਵਾਦੀ ਅਲੋਚਨਾਵਾਂ- 
ਵਿਆਖਿਆਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ, ਇਹਨਾਂ ਵਿਆਖਿਆਵਾਂ ਵਿਚ 
ਪਦਾਰਥਵਾਦੀ ਦਵੰਦਵਾਦੀ ਪੱਧਤੀ ਅਤੇ ਰਾਜ ਅਤੇ ਇਨਕਲਾਬ ਦੇ ਬੁਨਿਆਦੀ ਸਵਾਲ 
ਉੱਤੇ ਮਾਰਕਸਵਾਦੀ ਦਿ੍‌ਸ਼ਟੀਕੋਣ ਅਤੇ ਪਹੁੰਚ ਤੋਂ ਇਲਾਵਾ ਹੋਰ ਸਾਰੀਆਂ ਗੱਲਾਂ ਮੌਜੂਦ 
ਹੁੰਦੀਆਂ ਹਨ। ਅਕਾਦਮਿਕ, “ਮੌਲਿਕ” ਚਿੰਤਨਾਂ, ਸੂਤਰੀਕਰਨਾਂ ਦੀ ਘਟਾ ਜਿਹੀ ਛਾ 
ਗਈ ਹੈ। ਸਥਿਤੀ ਇਹ ਹੈ ਕਿ ਵਿਨੌਦ ਮਿਸ਼ਰਾ ਦੀ ਅਗਵਾਈ ਵਾਲੀ 
ਸੀ.ਪੀ.ਆਈ(ਐਮ.ਐਲ) ਇਕ ਪਾਸੇ ਮਾਓ-ਜੇ-ਤੌੰਗ ਅਤੇ ਉਸਦੀ ਅਗਵਾਈ `ਚ ਚੀਨੀ 
ਕਮਿਊਨਿਸਟ ਪਾਰਟੀ ਦੁਆਰਾ ਖੁਰਸ਼ਚੇਵੀ ਸੋਧਵਾਦ ਦੇ ਵਿਰੁੱਧ ਚਲਾਈ ਗਈ “ਮਹਾਨ 
ਬਹਿਸ” ਦੀ ਦੁਹਾਈ ਵੀ ਦਿੰਦੀ ਹੈ ਅਤੇ ਫਿਰ ਆਪਣੀ ਪਹਿਲੀ ਪੁਜੀਸ਼ਨ ਤੋਂ ਪਲਟਾ ਖਾ 
ਕੇ ਇਕਦਮ ਖੁਰਸ਼ਚੇਵੀ ਮਾਪਦੰਡਾਂ ਨੂੰ ਅਪਣਾਕੇ ਬ੍ਰੇਜ਼ਨੇਵ ਤੋਂ ਲੈ ਕੇ ਕੋਸੀਗਿਨ ਕਾਲ 
ਕਮਿਊਨਿਸਟ ਪਾਰਟੀ ਵੀ ਮੈਨਣ ਲਗਦੀ ਹੈ। ਇਸ ਦੇ ਨਾਲ ਹੀ ਉਹ ਦੇਸ਼ ਐਦਰ 
ਸੀ.ਪੀ.ਆਈ, ਸੀ.ਪੀ.ਐਮ. ਵਰਗੀਆਂ ਪਾਰਟੀਆਂ ਨੂੰ ਸਹੀ ਖੱਬੇ ਪੱਖੀ ਮਨ ਕੇ ਵਿਆਪਕ 
ਖੱਬੀ ਏਕਤਾ ਦੀ ਦੁਹਾਈ ਵੀ ਦੇਣ ਲਗਦੀ ਹੈ। ਉਹ ਪੂਰੀ ਦੁਨੀਆਂ ਦੇ ਪੂੰਜੀਵਾਦੀ 
ਵਿਚਾਰਕਾਂ ਅਤੇ ਸੋਧਵਾਦੀਆਂ ਵਾਂਗ ਰੂਸ 'ਚ ਪੂੰਜੀਵਾਦ ਦੀ ਮੁੜ ਬਹਾਲੀ 1990 'ਤੋੱ 
ਮਨਣ ਲਗਦੀ ਹੈ। ਹੁਣ ਸਵਾਲ ਉਠਦਾ ਹੈ ਕਿ ਆਖਿਰਕਾਰ ਸਮਾਜਵਾਦੀ ਸਮਾਜ ਅਤੇ 
ਸਮਾਜਵਾਦੀ ਪੈਦਾਵਾਰੀ ਸੈਬੈਧਾਂ ਦੀ ਬੁਨਿਆਦੀ ਪਹਿਚਾਣ ਜਾਂ ਲੱਛਣ ਕੀ ਹਨ? 
ਆਖਿਰਕਾਰ ਲੈਨਿਨ ਤੋਂ ਲੈ ਕੇ ਮਾਓ ਤੱਕ ਪ੍ਰਯੋਗ ਹੋ ਚੁਕੇ ਸ਼ਬਦ ਸੋਧਵਾਦ ਦੇ ਅਸਲ 
ਅਰਥ ਕੀ ਹਨ, ਇਸ ਦੀ ਪਹਿਚਾਣ ਜਾਂ ਮਾਪਦੇਡ ਕੀ ਹੈ? ਅੱਜ ਸਥਿਤੀ ਇਹ ਹੈ ਕਿ 
“ਮਹਾਨ ਬਹਿਸ” `ਚ ਨਿਰਪੱਖਤਾ ਦਾ ਰੱਖ ਅਪਨਾਉਣ ਵਾਲੀ ਸੀ.ਪੀ.ਐਮ. ਅਤੇ ਖੁਰਸ਼ਚੇਵੀ 
ਕਮਿਊਨਿਜ਼ਮ ਦਾ ਪੱਖ ਚੁਣਨ ਵਾਲੀ ਸੀ.ਪੀ.ਆਈ. ਜਿਹੀਆਂ ਪਾਰਟੀਆਂ (ਜੋ ਮਾਓ ਦੇ 
ਸਮੇਂ ਤੱਕ ਦੇ ਚੀਨ ਨੂੰ ਸਮਾਜਵਾਦੀ ਮੈਨਦੀ ਹੀ ਨਹੀਂ ਸੀ।) ਨੂੰ ਚੀਨੀ ਖੁਰਸ਼ਚੇਵ-ਡੇਂਗ- 
ਸਿਆਓ-ਪਿਗ ਦਾ “ਬਾਜ਼ਾਰ ਸਮਾਜਵਾਦ” ਸੱਚਾ ਸਮਾਜਵਾਦ ਨਜ਼ਰ ਆ ਰਿਹਾ ਹੈ 
ਕਿਉਂਕਿ ਯੋਲਤਸਿਨ ਨੇ ਰੂਸ 'ਚ ਸਮਾਜਵਾਦ ਦਾ ਨਾਸ਼ ਕਰ ਦਿੱਤਾ ਹੈ। ਅਖੌਤੀ 
“ਮਾਰਕਸਵਾਦੀ ਸਿਧਾਂਤਕਾਰ” ਦੇ ਰੂਪ 'ਚ ਨਵਾਂ ਅਵਤਾਰ ਲੈਣ ਵਾਲਾ ਸਾਹਿਤ- 
ਆਲੋਚਕ ਰਾਮਵਿਲਾਸ ਸ਼ਰਮਾ ਇਕ ਪਾਸੇ ਤਾਂ ਸਟਾਲਿਨ ਦੀ ਗੱਜ ਵੱਜਕੇ ਪ੍ਰਸ਼ੰਸਾ 
ਕਰਦਾ ਹੈ ਅਤੇ ਖੁਰਸ਼ਚੇਵ ਨੂੰ ਗਲਤ ਦਸਦਾ ਹੈ, ਦੂਜੇ ਪਾਸੇ ਉਹ ਯੋਲਤਸਿਨ ਤੋਂ ਪਹਿਲਾਂ 
ਦੇ ਸੋਵੀਅਤ ਸਮਾਜ ਨੂੰ ਸਮਾਜਵਾਦੀ ਵੀ ਮਨਦਾ ਹੈ। ਦਿਲਚਸਪ ਗੱਲ ਇਹ ਹੈ ਕਿ 
ਖਰੁਸ਼ਚੇਵ ਤੋਂ ਵੀ ਦੋ ਕਦਮ ਅੱਗੇ ਜਾ ਕੇ ਯੂਰੋ-ਕਮਿਊਨਿਸਟਾਂ ਅਤੇ ਨਵ ਖੱਬੇਪੱਖੀਆਂ ਦੇ 

(3) 


5।। 58000 9800 5॥10। 0 ੬00 ੧੧81085॥0॥੫960118.60।। 


ਸੁਰ 'ਚ ਸੁਰ ਮਿਲਾਉਂਦੇ ਹੋਏ ਉਹ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਸੈਕਲਪ ਨੂੰ ਹੀ ਸਾਰੀਆਂ 
ਬੁਰਾਈਆਂ ਦੀ ਜੜ ਮੈਨਣ ਲੱਗਦਾ ਹੈ ਅਤੇ ਲੋਕਤੰਤਰ ਦੀ ਧਾਰਨਾ ਦੀ ਦੁਹਾਈ ਦੇਣ 
ਲੱਗਦਾ ਹੈ। ਉਦੋਂ ਉਹ ਇਹ ਨਹੀਂ ਦੱਸਦਾ ਕਿ ਪ੍ਰੋਲੇਤਾਰੀ ਤਾਨਾਸ਼ਾਹੀ ਦੀ ਧਾਰਨਾ ਤੇ 
ਦ੍ਰਿੜਤਾ ਨਾਲ ਅਡਿੱਗ ਰਹਿਣ ਵਾਲੇ ਸਟਾਲਿਨ ਸਹੀ ਕਿਵੇਂ ਸਨ ਅਤੇ “ ਸਮੁੱਚੀ ਜਨਤਾ 
ਦੇ ਰਾਜ” ਅਤੇ “ਸਮੁੱਚੀ ਜਨਤਾ ਦੀ ਪਾਰਟੀ” ਦੀ ਗੱਲ ਕਰਨ ਵਾਲਾ ਖੁਰਸ਼ਚੇਵ ਗਲਤ 
ਕਿਵੇਂ ਸੀ? ਉਸ ਸਮੇਂ ਉਹ ਇਹ ਵੀ ਨਹੀਂ ਦਸਦਾ ਕਿ ਉਸ ਦੀ ਇਹ ਪੋਜ਼ੀਸ਼ਨ ਨਵੀਂ 
ਨਹੀਂ ਹੈ ਬਲਕਿ ਇਕ ਸਦੀ ਪੁਰਾਣੀ ਹੈ। “ਲਾਸਾਲ” ਦੇ ਵਿਰੁੱਧ ਬਹਿਸ 'ਚ ਮਾਰਕਸ ਨੇ 
ਅਤੇ ਕਾਊਟਸਕੀ ਵਿਰੁੱਧ ਬਹਿਸ 'ਚ ਲੈਨਿਨ ਨੇ ਕਾਫੀ ਤਰਕਾਂ ਨਾਲ “ਮੁਕਤ-ਰਾਜ” 
ਅਤੇ “ਵਰਗਾਂ ਤੋਂ ਉੱਪਰ ਲੋਕਤੰਤਰ” ਦੀਆਂ ਭੁਲੇਖਾ ਪਾਊ ਧਾਰਨਾਵਾਂ ਦੀਆਂ ਧੱਜੀਆਂ 
ਉਡਾਈਆਂ ਸਨ। ਮਾਰਕਸ ਅਤੇ ਲੈਨਿਨ ਨੇ ਇਹ ਸਪਸ਼ੱਟ ਕੀਤਾ ਸੀ ਕਿ ਮਜ਼ਦੂਰ 
ਇਨਕਲਾਬ ਦਾ ਵਿਗਿਆਨ ਜਮਾਤੀ ਸੈਘਰਸ਼ ਦੇ ਨਾਲ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ 
ਦੀ ਮਨਜ਼ੂਰੀ ਨੂੰ ਵੀ ਬੁਨਿਆਦੀ ਤੱਤ ਮੈਨਦਾ ਹੈ। ਰਾਮਵਿਲਾਸ ਸ਼ਰਮਾ ਸਮਾਜਵਾਦੀ 
ਸਮਾਜ ਦੇ ਪੈਦਾਵਾਰੀ ਸੰਬੰਧਾਂ ਅਤੇ ਜਮਾਤੀ ਸੰਬੋਧਾਂ ਦੇ ਵਿਸ਼ਲੇਸ਼ਣ ਦੇ ਬਿਨਾਂ 
ਸਿਰਫ਼ ਸਾਮਰਾਜੀ ਵਿੱਤੀ ਪੂੰਜੀ ਦੀ ਘੁਸਪੈਠ ਨੂੰ ਹੀ ਸਮਾਜਵਾਦ ਦੀ ਹਾਰ ਦਾ ਮੂਲ 
ਕਾਰਨ ਮਨਦਾ ਹੈ। 

ਕੁਲ ਮਿਲਾ ਕੇ ਉਜੱਡ ਪਦਾਰਥਵਾਦ ਅਤੇ ਅਨੁਭਵਵਾਦੀ ਵਿਸ਼ਲੇਸ਼ਣਾਂ ਅਤੇ 
ਤਰ੍ਹਾਂ-ਤਰ੍ਹਾਂ ਦੀਆਂ “ਮੁਕਤ ਚਿੰਤਨ ਧਾਰਾਵਾਂ” ਦੇ ਸ਼ੋਰ ਸ਼ਰਾਬੇ `ਚ ਮਾਰਕਸਵਾਦੀ 
ਵਿਸ਼ਲੇਸ਼ਣ ਪੱਧਤੀ ਜਿਵੇਂ ਗੁੰਮ ਹੋ ਗਈ ਹੈ। ਰਾਮ ਵਿਲਾਸ ਸ਼ਰਮਾ ਜਿਹੇ ਬੁੱਧੀਜੀਵੀਆਂ, 
ਵਿਨੋਦ ਮਿਸ਼ਰਾਂ ਬ੍ਰਾਂਡ ਦੇ ਸੋਧਵਾਦੀਆਂ ਨੇ ਰਾਜ ਅਤੇ ਇਨਕਲਾਬ ਦੇ ਬਾਰੇ 'ਚ ਪ੍ਰਲੇਤਾਰੀ 
ਤਾਨਾਸ਼ਾਹੀ ਦੇ ਬਾਰੇ 'ਚ,ਸਮਾਜਵਾਦੀ ਤਬਦੀਲੀ ਦੇ ਖਾਸੇ ਦੇ ਬਾਰੇ `ਚ ਨਾ ਸਿਰਫ ਮਾਓ 
ਅਤੇ ਸਟਾਲਿਨ ਦੀਆਂ ਸਗੋਂ ਮਾਰਕਸ ਤੋਂ ਲੈ ਕੇ ਲੈਨਿਨ ਤੱਕ ਦੀਆਂ ਬੁਨਿਆਦੀ 
ਸਿੱਖਿਆਵਾਂ 'ਤੇ ਧੂੜ ਅਤੇ ਰਾਖ ਦੀ ਇਕ ਪਰਤ ਜਿਹੀ ਚੜ੍ਹਾ ਦਿੱਤੀ ਹੈ। ਪੂਜੀਵਾਦ ਦੇ 
ਬਾਰੇ `ਚ ਆਪਣੀਆਂ “ਮੌਲਿਕ ਧਾਰਨਾਵਾਂ” ਦਿੰਦੇ ਹੋਏ ਸਾਰੇ ਨਵਮਾਰਕਸਵਾਦੀ ਬੀਾਂਡਾਂ 
ਦੇ ਚਿੰਤਕ ਕਦੇ ਇਸ ਗੱਲ ਦੀ ਚਰਚਾ ਹੀ ਨਹੀਂ ਕਰਦੇ ਕਿ ਲੈਨਿਨ ਅਤੇ ਮਾਓ ਨੇ (ਅਤੇ 
ਇਥੋਂ ਤੱਕ ਕਿ ਮਾਰਕਸ ਨੇ ਵੀ) ਸਮਾਜਵਾਦੀ ਸਮਾਜ ਦੇ ਜਮਾਤੀ ਖਾਸੇ, ਸਮਾਜਵਾਦੀ 
ਸਮਾਜ 'ਚ ਜਮਾਤੀ ਸੈਘਰਸ਼ ਦੇ ਸਰੂਪ, ਸਮਾਜਵਾਦੀ ਸਮਾਜ 'ਚ ਪੂੰਜੀਵਾਦੀ ਪੈਦਾਵਾਰੀ 
ਸੈਬੋਧਾਂ ਅਤੇ ਉਸਾਰ ਢਾਂਚਿਆਂ ਦੇ ਵੱਖ-ਵੱਖ ਰੂਪਾਂ ਦੀ ਮੌਜੂਦਗੀ ਅਤੇ ਨਵ ਜਨਮੇ 
ਸਮਾਜਵਾਦ ਦੀਆਂ ਸਮੱਸਿਆਵਾਂ ਦੇ ਬਾਰੇ 'ਚ ਕੀ-ਕੀ ਲਿਖਿਆ ਹੈ ਅਤੇ ਪੂੰਜੀਵਾਦੀ 
ਮੁੜ ਬਹਾਲੀ ਦੇ ਕਿਨ੍ਹਾਂ-ਕਿਨ੍ਹਾਂ ਸਰੋਤਾਂ ਅਤੇ ਸੈਭਾਵਨਾਵਾਂ ਦੀ ਚਰਚਾ ਕੀਤੀ ਹੈ ? 
ਇਹਨਾਂ ਖੂਹ ਦੇ ਡੱਡੂਪੁਣੇ ਵਾਲੀਆਂ ਸੋਚਾਂ ਦਾ ਨਤੀਜਾ ਹੈ ਕਿ ਪੱਛਮੀ ਪੂੰਜੀਵਾਦ ਦੇ 
ਪ੍ਰਤੀ ਆਮ ਜਨਤਾ ਦੀ ਬੇਹੱਦ ਨਫ਼ਰਤ ਦੇ ਨਤੀਜੇ ਵਜੋਂ ਰੂਸ ਅਤੇ ਪੂਰਬੀ ਯੂਰਪ ਦੇ 
ਜ਼ਿਆਦਾਤਰ ਦੇਸ਼ਾਂ ਦੀਆਂ ਚੋਣਾਂ 'ਚ ਅਖੌਤੀ ਕਮਿਊਨਿਸਟਾਂ ਅਤੇ ਸਾਬਕਾ ਕਮਿਊਨਿਸਟਾਂ 
ਦੀ ਜੋ ਜਿੱਤ ਹੋਈ ਹੈ, ਉਸ 'ਤੇ ਸਾਰੇ ਬ੍ਰਾਂਡਾਂ ਦੇ ਨਵ-ਖੱਬੇ ਪੱਖੀ ਖੁਸ਼ੀਆਂ ਮਨਾ ਰਹੇ ਹਨ 


(4) 


5।। 58000 4800 5॥10। 0 €00॥ ੧੧81085॥0॥੫/60118.60।। 


ਅਤੇ ਇੱਕ ਵਾਰ ਫਿਰ ਜਨਤਾ 'ਚ ਭਰਮ ਪੈਦਾ ਕਰ ਰਹੇ ਹਨ। 

ਮਜ਼ਦੂਰ ਇਨਕਲਾਬਾਂ ਅਤੇ ਮਜ਼ਦੂਰ ਜਮਾਤ ਦੀ ਭਾਵੀ ਸਫ਼ਲਤਾ ਦੀ ਬੁਨਿਆਦੀ 
ਅਤੇ ਪੁਮੁੱਖ ਗਰੈਟੀ ਹੈ, ਬੀਤੇ ਦੀਆਂ ਅਸਫ਼ਲਤਾਵਾਂ ਦੇ ਬੁਨਿਆਦੀ ਕਾਰਨਾਂ ਦੀ ਗਹਿਰੀ 
ਸਮਝਦਾਰੀ । ਇਸ ਦਿਸ਼ਾ `ਚ ਰੀਭੀਰ ਅਧਿਐਨ ਚਿੰਤਨ ਦੇ ਵਿਸਥਾਰਤ ਖੇਤਰ ਦਾ ਬੂਹਾ 
ਖੋਲ੍ਹਣ ਦੇ ਮੋਤਵ ਨਾਲ ਪੇਸ਼ ਇਹ ਲੇਖ ਅੱਜ ਵੀ ਉਨਾ ਹੀ ਪ੍ਰਸੈਗਿਕ ਹੈ ਜਿਨਾ ਪੰਜ ਸਾਲ 
ਪਹਿਲਾਂ ਸੀ। ਅਸੀਂ ਇਕ ਵਾਰ ਫਿਰ ਇਸ ਸਵਾਲ ਉੱਤੇ ਖੁੱਲੇ ਵਾਦ-ਵਿਵਾਦ ਦਾ ਸੱਦਾ 
ਦਿੰਦੇ ਹਾਂ ਜਿਵੇਂ ਕਿ 1990 ਦੇ ਪੈਜ ਰੋਜ਼ਾ ਸਰਬ ਭਾਰਤੀ ਸੈਮੀਨਾਰ ਦੌਰਾਨ ਕੀਤਾ ਸੀ। 
ਪਾਠਕਾਂ ਨੂੰ ਸਾਡੀ ਅਪੀਲ ਹੈ ਕਿ ਉਹ ਸਮਾਜਵਾਦੀ ਪੁਲੋਗਾਂ, ਉਹਨਾਂ ਦੀਆਂ ਹਾਰਾਂ ਦੇ 
ਕਾਰਨਾਂ ਦਾ ਵਿਸ਼ਲੇਸ਼ਣ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਆਦਿ ਦੇ ਬਾਰੇ 'ਚ ਸਾਰੇ 
ਭਾਂਤ-ਭਾਂਤ ਦੇ 'ਮਾਰਕਸਵਾਦੀਆਂ', ਅਕਾਦਮੀਸ਼ਨਾਂ ਦੇ ਵਿਸ਼ਲੇਸ਼ਣਾਂ ਨੂੰ ਜ਼ਰੂਰ ਪੜਨ, 
ਪਰ ਉਸ ਤੋਂ ਪਹਿਲਾਂ ਇਹ ਅਧਿਐਨ ਵੀ ਕਰ ਲੈਣਾ ਜ਼ਰੂਰੀ ਹੈ ਕਿ ਇਹਨਾਂ ਸਾਰੇ 
ਬੁਨਿਆਦੀ ਸਵਾਲਾਂ ਉੱਤੇ ਕੌਮਾਂਤਰੀ ਮਜ਼ਦੂਰ ਜਮਾਤ ਦੇ ਮਹਾਨ ਅਧਿਅਪਕਾਂ ਅਤੇ 
ਆਗੂਆਂ-ਮਾਰਕਸ, ਏਂਗਲਜ਼, ਲੈਨਿਨ, ਸਟਾਲਿਨ ਅਤੇ ਮਾਓ ਨੇ ਕੀ ਕਿਹਾ ਅਤੇ 
ਲਿਖਿਆ ਹੈ ਅਤੇ ਪਿਛਲੇ ਇਨਕਲਾਬੀ ਪ੍ਰਯੋਗਾਂ ਦੇ ਅਨੁਭਵਾਂ ਦਾ ਖੁਦ ਇਨਕਲਾਬੀ 
ਅਭਿਆਸ 'ਚ ਲੱਗੀਆਂ ਅਨੁਭਵੀ ਇਨਕਲਾਬੀ ਪਾਰਟੀਆਂ ਅਤੇ ਉਹਨਾਂ ਦੇ ਆਗੂਆਂ 
ਨੇ ਕੀ ਨਿਚੋੜ ਕੱਢਿਆ ਹੈ। ਜੋ ਮੈਨਦੇ ਹਨ ਕਿ ਮਾਰਕਸਵਾਦ ਕਰਮਾਂ ਦਾ ਮਾਰਗਦਰਸ਼ਕ 
ਸਿਧਾਂਤ ਹੈ” ਉਹਨਾਂ ਦੀ ਪੱਧਤੀ ਇਹੋ ਹੋਣੀ ਚਾਹੀਦੀ ਹੈ। 

ਇਸ ਲੇਖ 'ਚ ਵਿਸਥਾਰਤ ਵਿਸ਼ਲੇਸ਼ਣ ਅਤੇ ਮਾਰਕਸ, ਲੈਨਿਨ, ਸਟਾਲਿਨ ਦੇ 
ਵਿਸਥਾਰਤ ਹਵਾਲਿਆਂ ਨਾਲ ਇਹ ਧਾਰਨਾ ਪੇਸ਼ ਕੀਤੀ ਗਈ ਹੈ ਕਿ ਸਮਾਜਵਾਦ 
ਜਮਾਤੀ ਸਮਾਜ ਅਤੇ ਜਮਾਤਹੀਣ ਸਮਾਜ ਦੇ ਵਿਚ ਇੱਕ ਲੰਬਾ ਸੈਗਰਾਂਦੀ ਦੌਰ ਹੁੰਦਾ ਹੈ। 
ਇਸ ਦੌਰ 'ਚ ਵੀ ਸਮਾਜ 'ਚ ਜਮਾਤਾਂ, ਪੂੰਜੀਵਾਦ ਪੈਦਾਵਾਰੀ ਸੈਬੋਧ, ਲੁੱਟ ਤੇ ਪੂਜੀਵਾਦੀ 
ਅਤੇ ਹੋਰ ਜਮਾਤੀ ਉੱਚ ਉਸਾਰ ਮੌਜੂਦ ਰਹਿੰਦੇ ਹਨ। ਸਮਾਜਵਾਦੀ ਤਬਦੀਲੀ ਦੇ ਇਸ 
ਲੰਬੇ ਦੌਰ 'ਚ ਲੰਬੇ ਸਮੇਂ ਤੱਕ ਪੁਰਾਣੀਆਂ ਲੋਟੂ ਜਮਾਤਾਂ, ਸਮਾਜਵਾਦੀ ਸਮਾਜਿਕ ਸੈਰਚਨਾ 
ਦੇ ਅਦਰ ਪੈਦਾ ਹੋਈਆਂ ਬੁਰਜੂਆ ਜਮਾਤਾਂ ਅਤੇ ਉਹਨਾਂ ਦੀ ਸਹਾਇਤਾ ਲਈ ਤਿਆਰ 
ਬਰ ਤਿਆਰ ਖੜ੍ਹੇ ਸਾਮਰਾਜ ਵੱਲੋਂ ਪੂੰਜੀਵਾਦੀ ਮੁੜ ਬਹਾਲੀ ਦੀਆਂ ਸੈਭਾਵਨਾਵਾਂ ਅਟੱਲ 
ਤੌਰ ਤੇ ਮੌਜੂਦ ਰਹਿੰਦੀਆਂ ਹਨ। ਮਾਨਵੀ ਇਤਿਹਾਸ 'ਚ ਮਜ਼ਦੂਰ ਇਨਕਲਾਬ ਪਹਿਲੇ 
ਅਜਿਹੇ ਇਨਕਲਾਬ ਹਨ ਜਿਹਨਾਂ ਦਾ ਟੀਚਾ ਜਮਾਤ ਰਹਿਤ ਲੁੱਟ ਰਹਿਤ ਸਮਾਜ ਬਣਾਉਣਾ 
ਹੈ, ਭਾਵ ਐਤ ਵਿਚ ਜਮਾਤਾਂ ਅਤੇ ਰਾਜ ਨੂੰ ਹੀ ਲੋਪੀਕਰਨ ਦੀ ਪ੍ਰਕ੍ਰਿਆ ਨਾਲ ਖਤਮ 
ਕਰ ਦੇਣਾ ਹੈ। ਇੱਥੇ ਇਸ ਨਜ਼ਰੀਏ ਤੋਂ ਇਹ ਸਮਝਣਾ ਔਖਾ ਨਹੀਂ ਕਿ ਸਮਾਜਵਾਦ ਦੇ 
ਅੰਤਰਗਤ ਜਾਰੀ ਜਮਾਤੀ ਸੈਘਰਸ਼ ਪਹਿਲਾਂ ਹਮੇਸ਼ਾਂ ਦੀ ਤੁਲਨਾ 'ਚ ਜ਼ਿਆਦਾ ਗੁੰਝਲਦਾਰ, 
ਤਿੱਖਾ ਅਤੇ ਲੰਬੇ ਸਮੇਂ ਤੱਕ ਚਲਣ ਵਾਲਾ ਹੋਵੇਗਾ ਅਤੇ ਜਿਵੇਂ ਕਿ ਲੈਨਿਨ ਅਤੇ ਮਾਓ ਨੇ 
ਵਾਰ-ਵਾਰ ਇਸ਼ਾਰਾ ਕੀਤਾ ਹੈ, ਇਸ ਦੌਰਾਨ ਕਈ ਹਾਰਾਂ-ਜਿੱਤਾਂ, ਉਤਰਾਵਾਂ-ਚੜ੍ਹਾਵਾਂ 
ਦੇ ਬਾਅਦ ਹੀ ਅਤਿਮ ਜਿੱਤ ਦਾ ਫੈਸਲਾ ਹੋ ਸਕਦਾ ਹੈ। 

(5) 


5।। 58000 9800 5॥10। 0 ੬00 ੧੧81085॥0॥੫/60118.60।। 


ਇਸ ਲੇਖ ਵਿਚ ਸਾਰੇ ਨਵੇਂ ਪੁਰਾਣੇ ਸਮਾਜਿਕ ਜਮਹੂਰੀ ਕੂੜੇ ਦੀ ਸਫ਼ਾਈ ਕਰਦੇ 
ਹੋਏ ਇਹ ਸਿੱਧ ਕੀਤਾ ਗਿਆ ਹੈ ਕਿ ਮਾਰਕਸਵਾਦ ਦੀਆਂ ਰਾਜ ਅਤੇ ਇਨਕਲਾਬ ਦੇ 
ਵਿਸ਼ੇ 'ਚ ਬੁਨਿਆਦੀ ਧਾਰਨਾਵਾਂ ਅੱਜ ਵੀ ਸਹੀ ਹਨ । ਰਾਜ ਸੱਤ੍ਰਾ ਦਾ ਸਵਾਲ ਇਨਕਲਾਬ 
ਦਾ ਪ੍ਰਮੁੱਖ ਸਵਾਲ ਹੈ, ਇਹ ਗੱਲ ਸਮਾਜਵਾਦ ਦੇ ਲਈ ਵੀ ਸਹੀ ਹੈ ਕਿਉਂਕਿ ਉਸ ਸਮੇਂ 
`ਚ ਵੀ ਬੁਰਜੂਆਜ਼ੀ ਅਜੇ ਮੌਜੂਦ ਰਹਿੰਦੀ ਹੈ ਅਤੇ ਅਸੀਂ ਜਾਣਦੇ ਹਾਂ ਕਿ ਰਾਜਸੱਤ੍ਰਾ ਦੇ 
ਜ਼ਰੀਏ ਹੀ ਇਕ ਜਮਾਤ ਦੂਜੀ ਜਮਾਤ 'ਤੇ ਹਕੂਮਤ ਕਰਦੀ ਹੈ। ਰਾਜ ਸੱਤ੍ਰਾ ਇੱਕ ਜਮਾਤੀ 
ਉੱਚ ਉਸਾਰ ਹੈ। ਇਹ ਕਦੇ ਜਮਾਤਾਂ ਤੋਂ ਉੱਪਰ ਨਹੀਂ ਹੋ ਸਕਦਾ । ਪੂਜੀਵਾਦੀ ਲੋਕਤੌਤਰ 
ਅਸਲ ਵਿਚ ਪੂੰਜੀਵਾਦੀ ਜਮਾਤ ਦੀ ਤਾਨਾਸ਼ਾਹੀ ਹੁੰਦਾ ਹੈ ਅਤੇ ਸਮਾਜਵਾਦੀ ਲੋਕਤੰਤਰ 
ਮਜ਼ਦੂਰ ਜਮਾਤ ਦੀ ਤਾਨਾਸ਼ਾਹੀ । ਬੁਰਜੂਆਜ਼ੀ ਉੱਤੇ ਆਪਣੀ ਰਾਜਸੱਤ੍ਰਾ ਦੁਆਰਾ ਬਲ 
ਪ੍ਰਯੋਗ ਕਰਕੇ ਹੀ ਮਜ਼ਦੂਰ ਜਮਾਤ ਸਮਾਜਵਾਦ ਨੂੰ ਕਮਿਊਨਿਜ਼ਮ ਦੀ ਦਿਸ਼ਾ 'ਚ ਲਗਾਤਾਰ 
ਅੱਗੇ ਲਿਜਾ ਸਕਦੀ ਹੈ। ਇਸ ਦਾ ਅਰਥ ਇਹ ਹੈ ਕਿ ਸਮਾਜਵਾਦ ਦੇ ਤਹਿਤ ਬੁਨਿਆਦੀ 
ਸਵਾਲ ਪ੍ਰੋਲੇਤਾਰੀ ਤਾਨਾਸ਼ਾਹੀ ਦੇ ਅਧੀਨ ਇਨਕਲਾਬ ਨੂੰ ਜਾਰੀ ਰੱਖਣ ਦਾ ਹੈ। ਮਤਲਬ 
ਕਿ ਸਮਾਜਵਾਦ ਦੇ ਐਦਰ ਵੀ ਜਮਾਤੀ ਸੈਘਰਸ਼ ਹੀ ਸਮਾਜ ਦੇ ਵਿਕਾਸ ਦੀ ਮੂਲ ਕੜੀ 
ਹੁੰਦਾ ਹੈ। 

ਲੇਖ 'ਚ ਪ੍ਰੋਲੇਤਾਰੀ ਤਾਨਾਸ਼ਾਹੀ ਨੂੰ ਲਾਗੂ ਕਰਨ ਅਤੇ ਸਮਾਜਵਾਦੀ ਰੁਪਾਂਤਰਣ ਦੇ 
ਸੋਵੀਅਤ ਅਤੇ ਚੀਨੀ ਪ੍ਰਯੋਗਾਂ ਦੇ ਹਾਂ ਪੱਖੀ ਅਤੇ ਨਾਂਹ ਪੱਖੀ ਅਨੁਭਵਾਂ ਦੀ ਵਿਸਥਾਰ 'ਚ 
ਚਰਚਾ ਕੀਤੀ ਗਈ ਹੈ, ਸੋਵੀਅਤ ਸੈਘ 'ਚ ਪੂੰਜੀਵਾਦੀ ਮੁੜ ਬਹਾਲੀ ਦੇ ਅਨੁਭਵ ਅਤੇ 
ਚੀਨ 'ਚ ਜਾਰੀ ਜਮਾਤੀ ਸੈਘਰਸ਼ ਦੇ ਅਨੁਭਵ ਦੇ ਆਧਾਰ ਉੱਤੇ ਮਾਓ ਦੇ ਯੁੱਗ ਪਲਟਾਊ 
ਪ੍ਰਯੋਗ-ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਚਰਚਾ ਕੀਤੀ ਗਈ ਹੈ ਅਤੇ 
ਇਹ ਵੀ ਦੱਸਿਆ ਗਿਆ ਹੈ ਕਿ ਰਾਜ ਅਤੇ ਇਨਕਲਾਬ ਦੇ ਵਿਸ਼ੇ `ਚ ਮਾਰਕਸਵਾਦੀ 
ਸਿੱਖਿਆਵਾਂ ਨੂੰ ਵਿਕਸਿਤ ਕਰਦੇ ਹੋਏ ਮਾਓ ਨੇ ਪੂੰਜੀਵਾਦੀ ਮੁੜ ਬਹਾਲੀ ਦੇ ਖਤਰਿਆਂ 
ਦੇ ਕਾਰਨਾਂ ਦੀ ਕੀ ਵਿਆਖਿਆ ਕੀਤੀ ਸੀ ਅਤੇ ਉਹਨਾਂ ਦੇ ਵਿਰੁੱਧ ਸੈਘਰਸ਼ ਦਾ ਕੀ 
ਰਸਤਾ ਦੱਸਿਆ ਸੀ। ਲੇਖ 'ਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਮਹਾਨ ਪ੍ਰੋਲੇਤਾਰੀ 
ਸੱਭਿਆਚਾਰਕ ਇਨਕਲਾਬ ਦੇ ਪਹਿਲੇ ਪ੍ਰਯੋਗ ਦੇ ਬਾਵਜੂਦ ਜਮਾਤੀ ਸ਼ਕਤੀ ਸੈਤੁਲਨ 
`ਚ ਆਏ ਕਿਹੜੇ ਬਦਲਾਵਾਂ ਅਤੇ ਕਿਹੜੇ ਬਾਹਰਮੁੱਖੀ, ਅਤਰਮੁੱਖੀ ਕਾਰਨਾਂ ਕਰਕੇ ਚੀਨ 
`ਚ ਵੀ ਪੂੰਜੀਵਾਦ ਦੀ ਮੁੜ ਬਹਾਲੀ ਹੋ ਗਈ ਅਤੇ ਸੈਸਾਰ ਇਤਿਹਾਸਿਕ ਪਿੱਛਲ ਮੋੜੇ ਦਾ 
ਇਕ ਅਭੂਤਪੂਰਵ ਦੌਰ ਸ਼ੁਰੂ ਹੋ ਗਿਆ। 

ਇਸ ਸਮਝਦਾਰੀ ਦੇ ਆਧਾਰ 'ਤੇ ਹੀ ਮਜ਼ਦੂਰ ਇਨਕਲਾਬਾਂ ਦੇ ਨਵੇਂ ਐਡੀਸ਼ਨ 
ਉਸਾਰੇ ਕੀਤੇ ਜਾ ਸਕਦੇ ਹਨ, ਅਤੇ ਪੂੰਜੀਵਾਦੀ ਮੁੜ ਬਹਾਲੀ ਦੀਆਂ ਸਾਰੀਆਂ 
ਸੈਭਾਵਨਾਵਾਂ ਤੋਂ ਬਚਣ ਲਈ ਤਿਆਰੀ ਪਹਿਲਾਂ ਤੋਂ ਹੀ ਜਾਰੀ ਰੱਖੀ ਜਾ ਸਕਦੀ ਹੈ। 

ਲੇਖ ਦੇ ਆਰੋਭ `ਚ ਹੀ ਮਾਰਕਸਵਾਦ ਦੀਆਂ ਬੁਨਿਆਦੀ ਪੇਜ਼ੀਸ਼ਨਾਂ ਦੇ ਆਧਾਰ 
`ਤੇ ਇਹ ਸਪਸ਼ੱਟ ਕੀਤਾ ਗਿਆ ਹੈ ਕਿ ਸੋਵੀਅਤ ਸੈਘ 'ਚ ਪੂਜੀਵਾਦ ਦੀ ਮੁੜ ਬਹਾਲੀ 
ਤਾਂ ਖਰੁਸ਼ਚੇਵ ਦੇ ਹੀ ਸਮੇਂ 'ਚ ਹੀ ਹੋ ਗਈ ਸੀ ਜਿਸਨੇ ਜਮਾਤੀ ਸੈਘਰਸ਼ ਅਤੇ ਪ੍ਰੋਲੇਤਾਰੀ 

(6) 


5।। 58000 4800 5॥10। 0 €00॥ ੧੧81085॥0॥੫/60118.60।। 


ਦੀ ਤਾਨਾਸ਼ਾਹੀ ਦੇ ਸਿਧਾਂਤ ਨੂੰ ਛੱਡ ਕੇ “ਸ਼ਾਂਤੀਪੂਰਨ ਤਬਦੀਲੀ ” ਦਾ ਸਿਧਾਂਤ 
ਖੋਜਿਆ ਅਤੇ ਸਮਾਜਵਾਦ 'ਚ ਜਮਾਤਾਂ ਅਤੇ ਜਮਾਤੀ ਸੈਘਰਸ਼ਾਂ ਦੀ ਹੋਂਦ ਨੂੰ ਨਕਾਰ ਕੇ 
“ਸਮੁੱਚੀ ਜਨਤਾ ਦੇ ਰਾਜ” ਦੇ ਨਾਮ 'ਤੇ ਪੂੰਜੀਵਾਦੀ ਤਾਨਾਸ਼ਾਹੀ ਕਾਇਮ ਕੀਤੀ। 
ਖਰੁਸ਼ਚੇਵ ਦੇ ਦੌਰ ਤੋਂ ਲੈ ਕੇ ਬ੍ਰੈਜ਼ਨੇਵ ਦੇ ਦੌਰ ਤੱਕ ਸਮਾਜਵਾਦ ਦਾ ਨਕਲੀ ਝੰਡਾ 
ਲਹਿਰਾਉਂਦਾ ਰਿਹਾ ਕਿਉਂਕਿ ਨਵੇਂ ਪੂਜੀਵਾਦ ਦਾ ਸਰੂਪ ਰਾਜਕੀ ਇਜਾਰੇਦਾਰ ਪੂਜੀਵਾਦ 
ਦਾ ਸੀ ਜਿਸ ਵਿਚ ਨਿੱਜੀ ਮਲਕੀਅਤ, ਨਵੇਂ ਪੂੰਜੀਪਤੀਆਂ ਅਤੇ ਪੂੰਜੀ ਅਤੇ ਕਿਰਤ ਦੇ 
ਵਿਚ ਦੀਆਂ ਵਿਰੋਧਤਾਈਆਂ ਦਾ ਬਾਹਰੀ ਰੂਪ ਇੱਕਦਮ ਸਪੱਸ਼ਟ ਨਹੀਂ ਸੀ। ਨਵੀਂ 
ਬੁਰਜੂਆਜ਼ੀ ਦਾ ਸ਼ਾਸਨ ਸਮਾਜਵਾਦ ਅਤੇ ਕਮਿਊਨਿਸਟ ਪਾਰਟੀ ਦੇ ਨਾਂ ਉੱਤੇ ਚਲਦਾ 
ਰਿਹਾ ਅਤੇ ਉਹਨਾਂ ਦੇ ਅਪਰਾਧ, ਭ੍ਰਿਸ਼ਟਾਚਾਰ ਅਤੇ ਫਿਰ ਨਵਫਾਸ਼ਿਸਟ ਹਰਕਤਾਂ, 
ਜਨਤਾ ਦੀਆਂ ਨਜ਼ਰਾਂ `ਚ ਕਮਿਊਨਿਜ਼ਮ ਨੂੰ ਕਲੰਕਤ ਕਰਦੇ ਰਹੇ। 

ਸਮਾਜਵਾਦੀ ਚੋਲਾ ਪਾਏ ਇਸ ਰਾਜਕੀ ਇਜਾਰੇਦਾਰ ਪੂੰਜੀਵਾਦ ਦੇ ਗਰਭ 'ਚੋਂ ਹੀ 
ਸੱਤਾਧਾਰੀ ਸੋਧਵਾਦੀ ਨੌਂਕਰਸ਼ਾਹ,ਨਵਬੁਰਜੂਆ ਦੇ ਨਾਲ-ਨਾਲ, ਵੱਖ-ਵੱਖ ਪੱਧਰਾਂ `ਤੇ 
ਨਵੇਂ ਬੁਰਜੂਆ ਤੱਤ ਪੈਦਾ ਹੋਏ। ਅਤ ਵਿਚ ਰਾਜਕੀ ਇਜਾਰੇਦਾਰ ਪੂੰਜੀਵਾਦ ਦੇ ਤਿੱਖੇ 
ਹੁੰਦੇ ਐਤਰ ਵਿਰੋਧਾਂ ਦੇ ਤਾਰਕਿਕ ਨਤੀਜੇ ਦੇ ਤੌਰ ਤੇ ਖੁੱਲ੍ਹੇ ਨਿਜੀ ਜਾਂ ਕਲਾਸਿਕੀ 
ਪੂੰਜੀਵਾਦ 'ਚ ਉਸਦਾ ਰੂਪਾਂਤਰਣ ਹੋਣਾ ਹੀ ਸੀ ਜੋ 1989-90 'ਚ ਪੂਰਬੀ ਯੂਰਪ ਅਤੇ 
ਸੋਵੀਅਤ ਸੈਘ ਵਿਚ ਪੂਰਾ ਹੋਇਆ । ਦੂਜੇ ਸ਼ਬਦਾਂ 'ਚ ਰਾਜਕੀ ਇਜਾਰੇਦਾਰ ਪੂਜੀਵਾਦੀ 
ਢਾਂਚੇ `ਚ ਨਿਹਿਤ ਖੜੋਤ ਅਤੇ ਮੌਕੇ ਦੇ ਸਮਾਜਿਕ ਸਿਆਸੀ ਸੈਕਟਾਂ ਦੇ ਹੱਲ ਲਈ 
ਆਧਾਰ ਅਤੇ ਉੱਚ ਉਸਾਰ ਦਾ 1985-90 ਦੇ ਵਿਚਕਾਰ ਨਵਕਲਾਸਿਕੀ ਪੂਜੀਵਾਦੀ 
ਪੈਟਰਨ 'ਤੇ ਪੁਨਰਗਠਨ ਹੋਇਆ। ਸੋਧਵਾਦੀ ਕੁਲੀਨਤਾਂਤਰਿਕ ਸੱਤ੍ਰਾ ਦੇ ਸਾਰੇ ਨਵੇਂ 
ਕਿਸਮ ਦੇ ਨੌਂਕਰਸ਼ਾਹ ਇਜਾਰੇਦਾਰ ਪੂੰਜੀਪਤੀਆਂ ਦੀ ਜਗ੍ਹਾ ਖੁਲੇ ਪੂਜੀਵਾਦ ਦੀ ਹਿਮਾਇਤੀ 
ਅਤੇ ਪੱਛਮਪ੍ਰਸਤ ਨਵੀਂ ਪੂਜੀਪਤੀ ਜਮਾਤ ਸੱਤ੍ਰਾ ਚ ਆਈ। ਜਾਹਿਰਾ ਤੌਰ 'ਤੇ ਇਸ 
ਪ੍ਰਕ੍ਰਿਆ 'ਚ ਸਾਮਰਾਜੀ ਵਿੱਤੀ ਪੂਜੀ ਅਤੇ ਉਸਦੀਆਂ ਸੈਪੂਰਨ ਭੌਤਿਕ ਤਾਕਤਾਂ ਦੀ ਵੀ 
ਅਹਿਮ ਭੂਮਿਕਾ ਸੀ। 

ਹੁਣ ਪੂਰਬੀ ਯੂਰਪ ਅਤੇ ਰੂਸ 'ਚ ਚੋਣਾਂ ਜਿੱਤ ਕੇ ਅਖੌਤੀ ਕਮਿਊਨਿਸਟ ਜਾਂ 
ਸਾਬਕਾ ਕਮਿਊਨਿਸਟ ਸੱਤ੍ਰਾ ਵਿਚ ਆ ਰਹੇ ਹਨ ਇਹ ਮਜ਼ਦੂਰ ਜਮਾਤ ਦੇ ਪ੍ਰਤੀਨਿਧ 
(ਉੱਝ ਵੀ ਚੋਣਾਂ ਦੀ ਸ਼ਾਂਤੀਪੂਰਨ ਪਰਕਿਆ 'ਚ ਬੁਰਜੂਆਜ਼ੀ ਅਤੇ ਉਹਨਾਂ ਦੇ ਸਰਪ੍ਰਸਤ 
ਸਾਮਰਾਜੀ, ਸੱਚੇ ਕਮਿਊਨਿਸਟਾਂ ਨੂੰ ਸੱਤ੍ਰਾ ਕਦੇ ਵੀ ਨਹੀਂ ਸੌਪ ਸਕਦੇ)। ਇਹ ਕਮਿਊਨਿਸਟ 
ਉਸੇ ਪੁਰਾਣੀ ਨੌਕਰਸ਼ਾਹ ਬੁਰਜੂਆਜ਼ੀ ਦੇ ਪ੍ਰਤੀਨਿਧੀ ਹਨ ਜੋ ਖੁਰਸ਼ਚੇਵ ਦੇ ਸਮੇਂ ਤੋਂ ਲੈ ਕੇ 
ਗੋਰਬਾਚੇਵੀ ਸੈਗਰਾਂਦੀ ਦੌਰ ਤੱਕ ਸੱਤ੍ਰਾ 'ਚ ਰਹੇ। ਉਹ ਜਮਾਤ (ਹਰ ਹਾਕਮ ਜਮਾਤ ਦੀ 
ਤਰ੍ਹਾਂ) ਸੱਤ੍ਰਾ ਤੋਂ ਵਾਂਝੀ ਤਾਂ ਹੋਈ ਸੀ ਪਰ ਰੂਸੀ-ਪੂਰਬੀ ਯੂਰਪੀ ਸਮਾਜ 'ਚ ਇੱਕ ਪ੍ਰਬਲ 
ਆਰਥਿਕ, ਸਮਾਜਿਕ, ਸਿਆਸੀ ਤਾਕਤ ਦੇ ਰੂਪ 'ਚ ਉਹ ਅੱਜ ਵੀ ਮੌਜੂਦ ਹੈ। ਹੁਣ ਖੁੱਲ੍ਹੇ 
ਪੂੰਜੀਵਾਦ ਦੇ ਵਿਰੁੱਧ ਆਮ ਮਿਹਨਤਕਸ਼ ਜਨਤਾ ਦੀ ਨਫ਼ਰਤ ਅਤੇ ਬਗਾਵਤ ਦਾ ਲਾਭ 
ਉਠਾ ਕੇ ਉਹ ਇਕ ਵਾਰ ਫਿਰ ਸੱਤ੍ਰਾ `ਚ ਹਿੱਸੇਦਾਰ ਬਣਨਾ ਚਾਹੁੰਦੀ ਹੈ। ਸਹੀ ਅਰਥਾਂ 


(7) 


5।। 58000 4800 5॥10। 0 €00॥ ੧੧81085॥0॥੫/60118.60।। 


ਵਿਚ ਸਾਮਰਾਜਵਾਦ ਅਤੇ ਦੇਸੀ ਨਵੇਂ ਪੂਜੀਵਾਦੀਆਂ ਦੇ ਸਾਹਮਣੇ ਇਹ ਸਿੱਧ ਕਰਨਾ 
ਚਾਹੁੰਦੀ ਹੈ ਕਿ ਅੱਜ ਦੀਆਂ ਬਦਲੀਆਂ ਹਾਲਤਾਂ `ਚ ਉਹ ਵੀ ਬਾਜਾਰ ਅਰਥਤੌਤਰ ਦੇ 
ਪ੍ਰਤੀ ਪ੍ਰਤੀਬੱਧ, ਵਿਵਸਥਾ ਦਾ ਉਪਯੋਗੀ ਪੁਰਜਾ ਅਤੇ ਉਹਨਾਂ ਦੀ ਨੌਕਰ ਹੈ। 

ਉਸਦਾ ਇਹ ਸੋਚਣਾ ਇਕ ਅਰਥ ਵਿਚ ਉਸਦੇ ਨਜ਼ਰੀਏ ਤੋ ਠੀਕ ਹੀ ਹੈ। 
ਲੋਕਾਈ ਦੇ ਰੋਹ ਦਾ ਦਬਾਓ ਘੱਟ ਕਰਨ ਵਾਲੇ 'ਸੇਫ਼ਟੀ ਵਾਲਵ” ਦੇ ਰੂਪ 'ਚ ਪੂੰਜੀਵਾਦੀ 
ਸਿਆਸੀ ਢਾਂਚੇ ਦੀ ਦੂਜੀ-ਤੀਜੀ ਸੁਰੱਖਿਆ ਪੰਕਤੀ ਦੇ ਰੂਪ 'ਚ ਸਮਾਜਿਕ ਜਮਹੂਰੀਅਤ 
ਸੋਧਵਾਦ ਦੀ ਜਾਂ ਤਰ੍ਹਾਂ-ਤਰ੍ਹਾਂ ਦੇ “ਖੱਬੇ ਪੱਖੀਆਂ” ਦੀ ਪ੍ਰਭਾਵੀ ਭੂਮਿਕਾ ਅਜੇ ਵੀ ਖ਼ਤਮ 
ਗੱ” ਟ>। “੧ ਦ-ੋੜਣਨ £ਦਾਟੀਟਤਨ ਦੀ “ਗੰਹਤ `ਚ ਵੀ, ਅਰਥਚਾਰੇ ਅਤੇ 
ਸਿਆਸਤ ਦੇ ਖੇਤਰ 'ਚ ਇੱਕ ਸੈਤੁਲਨਕਾਰੀ ਸ਼ਕਤੀ ਅਤੇ ਜਨਤਾ ਨੂੰ ਭੁਲੇਖਾ ਪਾਊ 
ਰਾਹਤ ਦੇ ਕੇ ਉਸਦੀ ਚੇਤਨਾ ਦੇ ਇਨਕਲਾਬੀਕਰਨ ਨੂੰ ਖੁਢਾ ਕਰਨ ਵਾਲੀ ਤਾਕਤ ਦੇ 
ਰੂਪ 'ਚ ਸਮਾਜਿਕ ਜਮਹੂਰੀਅਤ ਦੀ ਭੂਮਿਕਾ ਕਾਇਮ ਹੈ। ਰੂਸ ਅਤੇ ਪੂਰਬੀ ਯੂਰਪ `ਚ 
ਅਖੌਤੀ ਕਮਿਊਨਿਸਟਾਂ ਦੀ ਵਾਪਸੀ ਅਤੇ ਚੀਨੀ ਖੁਰਸ਼ਚੇਵ, ਡੇਂਗ-ਸਿਆਓ-ਪਿੰਗ ਦੇ 
ਪੱਛਮ ਪ੍ਰਸਤ “ਬਾਜ਼ਾਰ ਸਮਾਜਵਾਦ” ਦੀ “ਸਫ਼ਲਤਾ” ਅਤੇ ਸੈਕਟਾਂ ਨੂੰ ਇਸੇ ਸੰਦਰਭ 
`ਚ ਸਹੀ ਢੰਗ ਨਾਲ ਸਮਝਿਆ ਜਾ ਸਕਦਾ ਹੈ। 

ਪਰ ਸੈਸਾਰ ਪੂੰਜੀਵਾਦ ਦੇ ਡੂੰਘੇ ਹੁੰਦੇ ਅਸਾਧ ਸੈਕਟਾਂ ਦਾ ਇਹ ਚੱਕਰ ਇੰਨਾ 
ਭਿਐਕਰ ਹੈ ਕਿ ਸਮਾਜਿਕ ਜਮਹੂਰੀਅਤ ਉਸ ਲਈ ਕੁੱਝ ਪਲਾਂ ਦੀ ਰਾਹਤ ਤੋਂ ਵੱਧ ਕੁੱਝ 
ਨਹੀਂ ਦੇ ਸਕਦੀ । ਕੀਨਜ਼ਵਾਦੀ ਨੁਸਖੇ ਅਣ ਉਪਯੋਗੀ ਹੋ ਚੁਕੇ ਹਨ। ਕਿਰਤ ਅਤੇ ਧੂਜੀ 
ਦੀ ਨੰਗੀ ਵਿਰੋਧਤਾਈ ਉੱਪਰ ਕੋਈ ਪਰਦਾ ਟਿੱਕ ਸਕਣਾ ਸੈਭਵ ਨਹੀਂ ਲਗਦਾ । ਪੇਰੂ 'ਚ 
ਲੱਖ ਦਮਨ ਦੇ ਬਾਵਜੂਦ ਮਾਓਵਾਦੀ ਪਾਰਟੀਆਂ ਦੀ ਅਗਵਾਈ 'ਚ ਸੈਘਰਸ਼ ਜਾਰੀ 
ਰਹਿਣਾ, ਚਿਆਪਾਸ (ਮੈਕਸੀਕੋ) ਕਿਸਾਨ ਵਿਦਰੋਹ, ਫਿਲੀਪੀਨਜ਼ `ਚ ਛਾਪਾਮਾਰ ਸੈਘਰਸ਼ 
ਦਾ ਨਵਾਂ ਉਭਾਰ, ਸਮੁੱਚੇ ਲਾਤੀਨੀ ਅਮਰੀਕਾ 'ਚ ਛਾਪਾਮਾਰ ਸੈਘਰਸ਼ਾਂ ਦਾ ਨਵਾਂ ਦੌਰ 
ਸ਼ੁਰੂ ਹੋਣ ਦੇ ਸੈਕੇਤ ਅਤੇ ਪੱਛਮ ਦੇ ਖੁਸ਼ਹਾਲ ਦੇਸ਼ਾਂ ਤੱਕ 'ਚ ਫੁਟਦੀਆਂ ਲੋਕ ਲਹਿਰਾਂ 
ਦੱਸਦੀਆਂ ਹਨ ਕਿ ਸੈਸਾਰ ਪੂੰਜੀਵਾਦ ਦੇ ਵਿਰੁੱਧ ਫਿਰ ਜਨਤਾ ਕਮਰ ਕਸੇ ਬੈਨ ਰਹੀ ਹੈ। 
ਅਜਿਹੇ ਸਮੇਂ 'ਚ ਮਜ਼ਦੂਰ ਇਨਕਲਾਬ ਦੇ ਹਿਰਾਵਲ ਦਸਤਿਆਂ ਦਾ ਫ਼ਰਜ ਹੈ ਕਿ ਉਹ 
ਮਜ਼ਦੂਰ ਇਨਕਲਾਬ ਦੀ ਸਹੀ-ਸੱਚੀ ਵਿਚਾਰਧਾਰਾ-ਮਾਰਕਸਵਾਦ-ਲੈਨਿਨਵਾਦ- 
ਮਾਓਵਾਦੀ ਨੂੰ ਆਤਮਸਾਤ ਕਰਨ, ਉਸਦੀ ਭੰਨਤੋੜ ਤੇ ਭ੍ਰਿਸ਼ਟੀਕਰਨ ਦੀ ਹਰ ਕੋਸ਼ਿਸ਼ 
ਦਾ ਮੂੰਹ ਤੋੜਵਾਂ ਜਵਾਬ ਦੇਣ, ਉਸਦਾ ਵਿਆਪਕ ਪ੍ਰਚਾਰ ਕਰਨ ਅਤੇ ਉਸਦੇ ਆਧਾਰ 
`ਤੇ ਜਨਤਾ ਨੂੰ ਜਾਗ੍ਰਿਤ, ਲਾਮਬਦ ਅਤੇ ਜਥੇਬਦ ਕਰਨ। 

ਰੂਸ, ਯੂਕਰੇਨ , ਪੂਰਬੀ ਯੂਰਪ ਦੇ ਕਈ ਦੇਸ਼ਾਂ ਅਤੇ ਜਰਮਨੀ ਤੱਕ `ਚ ਅੱਜ ਫ਼ਰਜੀ, 
ਚੁਣਾਵੀ, ਕਮਿਊਨਿਸਟਾਂ ਦੇ ਨਾਲ-ਨਾਲ ਇਨਕਲਾਬੀ ਕਮਿਊਨਿਸਟ ਤਾਕਤਾਂ ਵੀ 
ਤੇਜੀ ਨਾਲ ਵਿਕਸਿਤ ਅਤੇ ਜਥੇਬੰਦ ਹੋ ਰਹੀਆਂ ਹਨ। ਉੱਧਰ ਚੀਨ "ਚ “ਬਾਜ਼ਾਰ 
ਸਮਾਜਵਾਦ” ਦਾ ਸਾਰਾ ਰੈਗ-ਰੋਗਨ ਉਤਰਦਾ ਜਾ ਰਿਹਾ ਹੈ ਅਤੇ ਥਾਂ-ਥਾਂ 'ਤੇ ਕਿਸਾਨਾਂ- 
ਮਜ਼ਦੂਰਾਂ ਦੀਆਂ ਬਗਾਵਤਾਂ ਫੁੱਟ ਰਹੀਆਂ ਹਨ। 

(8) 


5।। 58000 4800 5॥10। 0 €00॥ ੧੧81085॥0॥੫/60118.60।। 


ਸਾਨੂੰ ਸਾਵਧਾਨ ਰਹਿ ਕੇ ਇਹਨਾਂ ਸੈਕੇਤਾਂ ਦੇ ਅਰਥ ਸਮਝਣੇ ਪੈਣਗੇ ਅਤੇ 
ਮਾਰਕਸਵਾਦ ਦੇ ਇਨਕਲਾਬੀ ਤੱਤ ਤੋਂ ਇਨਕਲਾਬੀ ਸਫਾਂ ਨੂੰ ਲਗਨ ਅਤੇ ਮਿਹਨਤ 
ਨਾਲ ਜਾਣੂ ਕਰਵਾਉਣਾ ਪਵੇਗਾ। ਇਸ ਪ੍ਰਕਿਆ ਨੂੰ ਅੱਗੇ ਲਿਜਾਣ ਲਈ ਇਸ ਛੋਟੀ 
ਜਿਹੀ ਕਿਤਾਬ ਦੀ ਥੋੜੀ ਜਿਹੀ ਸਾਰਥਿਕਤਾ ਵੀ ਸਿੱਧ ਹੋਈ ਤਾਂ ਅਸੀਂ ਆਪਣਾ ਯਤਨ 
ਸਫ਼ਲ ਸਮਝਾਂਗੇ। 
14 ਫਰਵਰੀ 1996 ਸ਼ਸ਼ੀ ਪ੍ਰਕਾਸ਼ 


(੭) 


5।। 58000 4800 5॥10। 0 ੬00੧ ੧੧81085॥0॥੫/60118.60।। 


ਗਲਾਸਨੋਸਤ-ਪੇਰੇਸਤੋਇਕਾ ਅਤੇ ਉਸਦੇ ਨਤੀਜੇ ਪੂਰਬੀ ਦੇਸ਼ਾਂ 'ਚ ਸੱਤ੍ਰਾ 
ਬਦਲੀ ਦੀਆਂ ਘਟਨਾਵਾਂ ਪਿਛਲੇ ਦਿਨੀਂ ਲਗਾਤਾਰ ਸਿਆਸੀ ਚਰਚਾ ਦਾ ਕੇਂਦਰੀ 
ਵਿਸ਼ਾ ਰਹੀਆਂ ਹਨ ਅਤੇ ਅੱਜ ਵੀ ਹਨ। ਇਨ੍ਹਾਂ ਦੇਸ਼ਾਂ 'ਚ ਅੱਜ ਸਮਾਜਵਾਦੀ ਢਾਂਚੇ 
ਕਾਇਮ ਨਹੀਂ ਰਹੇ। ਇਸ ਵਿਚ ਹੁਣ ਸ਼ਾਇਦ ਹੀ ਕਿਸੇ ਨੂੰ ਕੋਈ ਸ਼ੱਕ ਹੋਵੇ । ਪਰ 
ਕਮਿਊਨਿਸਟਾਂ ਦੇ ਲਈ ਅੱਜ ਜਰੂਰੀ ਇਹ ਹੈ ਕਿ ਉਹ ਪੂੰਜੀਵਾਦੀ ਮੁੜ ਬਹਾਲੀ ਦੀ 
ਇਸ ਪੂਰੀ ਇਤਿਹਾਸਿਕ ਪ੍ਰਕ੍ਰਿਆ ਦਾ ਭਰਵਾਂ ਵਿਸ਼ਲੇਸ਼ਣ ਕਰਕੇ ਇਹਨਾਂ ਦੇ ਤੱਤ ਅਤੇ 
ਸਰੂਪ ਦੇ ਬਾਰੇ 'ਚ ਅਤੇ ਸੈਸਾਰ ਪ੍ਰੋਲੇਤਾਰੀ ਇਨਕਲਾਬ 'ਤੇ ਪੈਣ ਵਾਲੇ ਇਹਨਾਂ ਦੇ 
ਪ੍ਰਭਾਵਾਂ ਦੇ ਬਾਰੇ `ਚ ਸਹੀ-ਸਹੀ ਸਮਝ ਹਾਸਿਲ ਕਰਨ । ਸਿਰਫ਼ ਤਾਂ ਹੀ ਉਹ ਭਵਿੱਖ ਦੇ 
ਕਾਰਜਭਾਰ ਤੈਅ ਕਰ ਸਕਣਗੇ । 
ਨਾਲ ਹੀ, ਸਮਾਜਵਾਦੀ ਪ੍ਰਯੋਗਾਂ ਦੀ ਫਿਲਹਾਲ ਹੋਈ ਹਾਰ ਦਾ ਫ਼ਾਇਦਾ ਉਠਾ 
ਕੇ ਕੌਮਾਂਤਰੀ ਬੁਰਜੂਆਜ਼ੀ ਨੇ ਮਜ਼ਦੂਰ ਜਮਾਤ ਦੀ ਵਿਚਾਰਧਾਰਾ 'ਤੇ ਜੋ ਚੌਤਰਫਾ ਹੱਲਾ 
ਬੋਲਿਆ ਹੈ ਅਤੇ ਝੂਠ ਅਤੇ ਕੂੜ ਪ੍ਰਚਾਰ ਦੀ ਜੋ ਜੋਰਦਾਰ ਮੁਹਿੰਮ ਛੇੜੀ ਹੈ, ਉਸਦਾ 
ਕਾਰਗਰ ਮੁਕਾਬਲਾ ਕਰਨ ਲਈ ਜਰੂਰੀ ਹੈ ਕਿ ਅਸੀਂ ਇਤਿਹਾਸ ਦੇ ਤਜਰਬਿਆਂ ਅਤੇ 
ਸਮਾਜਿਕ ਪੁਰਯੋਗਾਂ ਦੁਆਰਾ ਵਾਰ-ਵਾਰ ਸਹੀ ਸਿੱਧ ਹੋ ਚੁਕੀਆਂ ਮਾਰਕਸਵਾਦ- 
ਲੈਨਿਨਵਾਦ ਦੀਆਂ ਬੁਨਿਆਦੀ ਧਾਰਨਾਵਾਂ ਨੂੰ, ਉਸਦੀ ਰੋਸ਼ਨੀ `ਚ ਪ੍ਰਵਾਨ ਚੜੇ 
ਰੇਖਾਂਕਿਤ ਕਰੀਏ । 


, ਪੂਰਬੀ ਯੂਰਪ ਅਤੇ ਚੀਨ ਦੀ ਵਰਤਮਾਨ 
ਸਥਿਤੀ 


ਅਜਿਹਾ ਨਹੀਂ ਕਿ ਸੋਵੀਅਤ ਰੂਸ ਅਤੇ ਪੂਰਬੀ ਯੂਰਪ ਦੇ ਦੇਸ਼ਾਂ 'ਚ ਸਮਾਜਵਾਦ ਦਾ 
ਸਥਾਨ ਪੂੰਜੀਵਾਦ ਅੱਜ ਲੈ ਰਿਹਾ ਹੈ, ਅਸਲ ਵਿਚ, ਇਨ੍ਹਾਂ ਦੇਸ਼ਾਂ 'ਚ ਇਹ ਪ੍ਰਕ੍ਰਿਆ 
ਸਟਾਲਿਨ ਦੀ ਮੌਤ ਤੋਂ ਬਾਅਦ ਹੀ ਸ਼ੁਰੂ ਹੋ ਗਈ ਸੀ। 
ਸੋਵੀਅਤ ਰੂਸ 'ਚ ਸਟਾਲਿਨ ਦੀ ਮੌਤ ਦੇ ਬਾਅਦ ਸੱਤ੍ਰਾ 'ਚ ਆਏ ਖਰੁਸ਼ਚੇਵ ਨੇ 
ਸਮਾਜਵਾਦੀ ਨੀਤੀਆਂ-ਸਿਧਾਂਤਾਂ ਨੂੰ ਤਿਆਗ ਕੇ, ਸੋਧਵਾਦੀ ਨੀਤੀਆਂ-ਸਿਧਾਂਤਾਂ ਨੂੰ 
ਅਮਲ ਵਿਚ ਲਿਆਉਣ ਦੀ ਸ਼ੁਰੂਆਤ ਕਰ ਦਿੱਤੀ ਸੀ। 1956 ਤੱਕ ਪਾਰਟੀ ਅਤੇ ਰਾਜ 
`ਤੇ ਆਪਣਾ ਫੈਸਲਾਕੁਨ ਕਬਜਾ ਕਰਨ ਤੋਂ ਬਾਅਦ ਖਰੁਸ਼ਚੇਵ ਨੇ ਪੂਜੀਵਾਦੀ ਮੁੜ ਬਹਾਲੀ 
ਦੀਆਂ ਨੀਤੀਆਂ ਨੂੰ ਸਪਸ਼ੱਟ ਤੌਰ 'ਤੇ ਲਾਗੂ ਕਰ ਦਿੱਤਾ ਅਤੇ ਇਹ ਪ੍ਰਕ੍ਰਿਆ ਤੇਜ਼ ਗਤੀ 
ਨਾਲ ਅੱਗੇ ਵਧੀ। ਮਾਰਕਸਵਾਦ ਦੇ ਬੁਨਿਆਦੀ ਅਸੂਲਾਂ ਨੂੰ ਰੱਦ ਕਰਕੇ ਖਰੁਸ਼ਚੇਵ ਨੇ 
(10) 


5।। 58000 4800 5॥10। 0 ੬00੧ ੧੧81085॥0॥੫/60118.60।। 


ਸਿਲਸਿਲੇਵਾਰ ਆਧੁਨਿਕ ਸੋਧਵਾਦ ਦੇ ਸਿਧਾਂਤ ਖੋਜੇ ਅਤੇ ਉਹਨਾਂ ਨੂੰ ਲਾਗੂ ਕੀਤਾ। 
ਖਰੁਸ਼ਚੇਵ ਦਾ ਦੌਰ ਰਾਜਕੀ ਇਜਾਰੇਦਾਰ ਪੂੰਜੀਵਾਦ ਅਤੇ ਇੱਕ ਨਵੀਂ ਤਰ੍ਹਾਂ ਦੀ ਬੁਰਜੂਆਜ਼ੀ, 
ਸੋਧਵਾਦੀ ਬੁਰਜੂਆਜ਼ੀ ਦੀ ਨਿਰਕੁਸ਼ ਤਾਨਾਸ਼ਾਹੀ ਦਾ ਮੁਢਲਾ ਦੌਰ ਸੀ। ਬ੍ਰੇਜ਼ਨੇਵ ਦੇ ਸਮੇਂ 
`ਚ ਰਾਜਕੀ ਇਜਾਰੇਦਾਰ ਪੂੰਜੀਵਾਦੀ ਢਾਂਚੇ ਅਤੇ ਉਸ ਦੇ ਉੱਚ ਉਸਾਰ ਦੇ ਨਿਰਮਾਣ ਦੀ 
ਪ੍ਰਕਿਰਿਆ ਮੁਕੰਮਲ ਹੋ ਗਈ । ਪੂੰਜੀਵਾਦੀ ਸਬੈਧ ਸਮਾਜ 'ਚ ਮਜ਼ਬੂਤੀ ਨਾਲ ਜੈਮ ਗਏ, 
ਸੋਵੀਅਤ ਸੈਘ ਇੱਕ ਸਮਾਜਿਕ ਸਾਮਰਾਜੀ ਅਤੇ ਮਹਾਂਸ਼ਕਤੀ ਦੇ ਰੂਪ 'ਚ ਸੈਸਾਰ ਚੌਧਰ 
ਦੀ ਦੌੜ 'ਚ ਜਾ ਖੜ੍ਹਾ ਹੋਇਆ ਅਤੇ ਸੋਧਵਾਦੀ ਬੁਰਜੂਆਜ਼ੀ ਦੀ ਸਮਾਜਿਕ ਫ਼ਾਸੀਵਾਦੀ 
ਤਾਨਾਸ਼ਾਹੀ ਦੀ ਜਕੜ ਜ਼ਿਆਦਾ ਤੋਂ ਜ਼ਿਆਦਾ ਨਿਰੈਕੁਸ਼ ਹੁੰਦੀ ਚਲੀ ਗਈ । 

ਅੱਜ ਜੋ ਸੋਵੀਅਤ ਸੰਘ 'ਚ ਹੋ ਰਿਹਾ ਹੈ, ਉਹ ਇਹ ਕਿ ਸੋਧਵਾਦੀ ਪੂੰਜੀਵਾਦ ਦੀ 
ਥਾਂ ਉੱਥੇ ਪੱਛਮੀ ਢੰਗ ਦਾ ਖੁੱਲ੍ਹਾ ਪੂੰਜੀਵਾਦ ਲੈ ਰਿਹਾ ਹੈ। ਰਾਜ ਸੱਤ੍ਰਾ 'ਤੇ ਸੋਧਵਾਦੀ 
ਪਾਰਟੀ ਦੀ ਸਰਦਾਰੀ ਦੇ ਮਾਧਿਅਮ ਦੁਆਰਾ ਜਨਤਾ 'ਤੇ ਕਾਇਮ ਸੋਧਵਾਦੀ ਬੁਰਜੂਆ 
ਤਾਨਾਸ਼ਾਹੀ ਦੀ ਥਾਂ ਪੱਛਮੀ ਪੂਜੀਵਾਦੀ ਜਿਹੀ ਬਰਜੂਆ ਤਾਨਾਸ਼ਾਹੀ ਲੈ ਰਹੀ ਹੈ ਜਿਸਦਾ 
ਬਾਹਰੀ ਮੁਖੌਟਾ ਬੁਰਜੂਆ ਜਮਹੂਰੀਅਤ ਦਾ ਹੈ। ਸਮਾਜਿਕ ਫਾਸੀਵਾਦੀ ਰਾਜ ਦੀ ਥਾਂ ਉੱਥੇ 
ਬਹੁਪਾਰਟੀ ਸੈਸਦੀ ਪ੍ਰਣਾਲੀ `ਤੇ ਆਧਾਰਿਤ ਬੁਰਜੂਆ ਰਾਜ ਲੈ ਰਿਹਾ ਹੈ। ਗੋਰਬਾਚੇਵ 
ਦੀਆਂ ਨੀਤੀਆਂ ਸੋਵੀਅਤ ਪੂੰਜੀਵਾਦੀ ਸਮਾਜ ਦੀਆਂ ਅੱਜ ਦੀਆਂ ਲਾਜ਼ਮੀ ਜਰੂਰਤਾਂ 
ਅਤੇ ਹੁਣ ਤੱਕ ਦੀ ਵਿਕਾਸ ਯਾਤਰਾ ਦਾ ਤਾਰਕਿਕ ਸਿੱਟਾ ਹਨ। ਪੂੰਜੀਵਾਦੀ ਮੁੜ 
ਬਹਾਲੀ ਦੇ ਪਿਛਲੇ ਪੈਂਤੀ ਸਾਲਾਂ ਦੌਰਾਨ ਸੋਵੀਅਤ ਸੈਘ 'ਚ ਬੁਰਜੂਆ ਘੇਰੇ ਐਦਰ, 
ਆਧਾਰ ਅਤੇ ਉੱਚ ਉਸਾਰ ਦੀਆਂ ਵਿਰੋਧਤਾਈਆਂ ਲਗਾਤਾਰ ਤਿੱਖੀਆਂ ਹੁੰਦੀਆਂ 
ਗਈਆਂ ਹਨ ਅਤੇ ਹੁਣ ਅਸਾਧ ਹੋ ਚੁਕੀਆਂ ਸਨ। ਅਰਥਚਾਰੇ ਦੀ ਖੜੋਤ ਅਤੇ ਨਵੇਂ 
ਪੇਦਾ ਹੋਏ ਸਮਾਜਿਕ-ਸਿਆਸੀ ਸੈਕਟਾਂ ਤੋਂ ਛੁਟਕਾਰਾ ਪਾਉਂਣ ਲਈ ਆਧਾਰ ਅਤੇ 
ਉਸਦੇ ਪੂਰੇ ਉਸਾਰ ਢਾਂਚੇ ਦੀ ਮੁੜ ਜਥੇਬੋਦੀ ਜਰੂਰੀ ਸੀ। ਕੌਮੀ ਇਜਾਰੇਦਾਰ ਪੂਜੀਵਾਦੀ 
ਢਾਂਚੇ 'ਚ ਨਿਹਿਤ ਮੁਕਾਬਲੇ ਦੀ ਸਾਪੇਖਿਕ ਘਾਟ ਬੁਰਜੂਆ ਘੇਰੇ ਅਦਰ ਪੈਦਾਵਾਰੀ 
ਸ਼ਕਤੀਆਂ ਦੇ ਪੈਰਾਂ `ਚ ਬੇੜੀ ਬਣ ਚੁੱਕਾ ਸੀ ਅਤੇ ਇਸ ਸੈਕਟ ਤੋਂ ਛੁਟਕਾਰਾ ਪਾਉੱਣ 
ਲਈ ਨਿਜੀਕਰਨ ਅਤੇ ਉਦਾਰੀਕਰਨ ਦਾ ਸਹਾਰਾ ਲੈਣਾ ਜਾਂ ਦੂਜੇ ਸ਼ਬਦਾਂ 'ਚ ਪੂਜੀਵਾਦ 
ਨੂੰ ਉਸਦੇ ਕਲਾਸਿਕੀ ਰੂਪ 'ਚ ਫਿਰ ਤੋਂ ਬਹਾਲ ਕਰਨਾ ਜਰੂਰੀ ਹੋ ਚੁਕਿਆ ਸੀ। ਬ੍ਰੈਜ਼ਨੇਵ 
ਦੀ ਸੱਤ੍ਰਾ ਉਸ ਸੋਧਵਾਦੀ ਬੁਰਜੂਆਜ਼ੀ ਦੀ ਪ੍ਰਤੀਨਿਧਤਾ ਕਰ ਰਹੀ ਸੀ, ਜਿਸਦੇ ਹਿੱਤ, 
ਸੋਧਵਾਦੀ ਬੁਰਜੂਆ ਕੁਲੀਨਤਤਰ, ਸੋਵੀਅਤ ਅਰਥਚਾਰੇ ਦੇ ਰਾਜਕੀ ਇਜਾਰੇਦਾਰ ਢਾਂਚੇ 
ਅਤੇ ਸਮਾਜਿਕ ਫਾਸੀਵਾਦੀ ਰਾਜ 'ਤੇ ਉਹਨਾਂ ਦੀ ਇਜਾਰੇਦਾਰੀ 'ਚ ਨਿਹਿਤ ਸਨ ਅਤੇ 
ਅੱਜ ਵੀ ਹਨ। ਇਨ੍ਹਾਂ ਵਿਸ਼ੇਸ਼-ਅਧਿਕਾਰ ਪਾਪਤ ਘੱਟ ਗਿਣਤੀ ਬੁਰਜੂਆ ਕੁਲੀਨਾਂ 'ਚ 
ਪਾਰਟੀ ਅਤੇ ਰਾਜ ਦੇ ਨੌਕਰਸ਼ਾਹ, ਕਾਰਖਾਨਿਆਂ ਅਤੇ ਸਾਂਝੇ ਫਾਰਮਾਂ ਦੇ ਪ੍ਰਬਧਕ, ਮਾਹਿਰ 
ਅਤੇ ਬੁੱਧੀਜੀਵੀਆਂ ਦੇ ਉੱਪਰਲੇ ਤਬਕੇ ਸ਼ਾਮਿਲ ਹਨ। ਅੱਜ ਦੀ ਸੋਵੀਅਤ ਪਾਰਟੀ 'ਚ 
ਗੋਰਬਾਚੇਵ ਦੇ ਸੁਧਾਰਾਂ ਦਾ ਵਿਰੋਧ ਕਰਨ ਵਾਲੇ, ਅਣ-ਉਦਾਰਵਾਦੀ ਕਹਾਉਣ ਵਾਲੇ 
ਲੋਕ ਵੀ ਸੋਧਵਾਦੀ ਬੁਰਜੂਆਜ਼ੀ ਦੇ ਹੀ ਪ੍ਰਤੀਨਿਧੀ ਹਨ। ਗੋਰਬਾਚੇਵ ਦੇ ਸੁਧਾਰਾਂ ਦਾ, 


(11) 


5।। 58000 4800 5॥10। 0 ੬00੧ ੧੧81085॥0॥੫/60118.60।। 


ਉਦਾਰੀਕਰਨ ਅਤੇ ਨਿਜੀਕਰਨ ਦੀਆਂ ਨੀਤੀਆਂ ਦੀ ਸਮਰਥਕ ਉਹ ਨਵੀਂ ਬੁਰਜੂਆਜ਼ੀ 
ਹੈ, ਜੋ ਸਮਾਜ-ਵਿਕਾਸ ਦੇ ਬੁਰਜੂਆ ਰਾਹ ਦੇ ਲਾਜ਼ਮੀ ਤਾਰਕਿਕ ਨਤੀਜੇ ਦੇ ਤੌਰ `ਤੇ 
ਪਿਛਲੇ ਪੈਤੀਂ ਸਾਲਾਂ ਦੇ ਦੌਰਾਨ ਵਿਕਸਿਤ ਹੋਈ ਅਤੇ ਜਿਹੜੀ ਖੁਲ੍ਹੇ ਪੂੰਜੀਵਾਦ ਦੀ 
ਹਿਮਾਇਤੀ ਹੈ। ਜਮਾਤੀ ਤਾਕਤਾਂ ਦਾ ਸੈਤੁਲਨ ਅੱਜ ਸੋਵੀਅਤ ਸੈਘ ਵਿੱਚ ਇਸ ਨਵੀਂ 
ਬੁਰਜੂਆਜ਼ੀ ਦੇ ਪੱਖ 'ਚ ਕਾਫੀ ਹੱਦ ਤੱਕ ਬਦਲ ਚੁੱਕਾ ਹੈ ਅਤੇ ਖੁੱਲ੍ਹੇ ਧੂਜੀਵਾਦ ਦੀ 
ਤਬਦੀਲੀ ਦੀ ਦਿਸ਼ਾ ਸਾਰੇ ਵਿਰੋਧਾਂ ਅਤੇ ਦਬਾਵਾਂ ਦੇ ਬਾਵਜੂਦ ਉੱਥੇ ਤੈਅ ਹੁੰਦੀ ਜਾ ਰਹੀ 
ਹੈ। 

ਇਤਿਹਾਸ ਦੁਆਰਾ ਨਿਸ਼ਚਿਤ ਕਾਰਨਾਂ ਕਰਕੇ ਪੂਰਬੀ ਯੂਰਪ ਦੇ ਦੇਸ਼ਾਂ 'ਚ ਇਹੀ 
ਪ੍ਰਕ੍ਿਆ ਵੱਖਰੇ ਰੂਪ 'ਚ ਸਾਹਮਣੇ ਆਈ ਹੈ। ਇਸਦਾ ਰੂਪ ਸੋਵੀਅਤ ਰੂਸ ਦੇ ਮੁਕਾਬਲੇ 
ਜ਼ਿਆਦਾ ਨੰਗਾ ਅਤੇ ਗਤੀ ਜਿਆਦਾ ਤੇਜ਼ ਰਹੀ ਹੈ ਅਤੇ ਨਤੀਜੇ ਵੀ ਛੇਤੀ ਸਾਹਮਣੇ 
ਆਏ ਹਨ। ਇਨ੍ਹਾਂ ਦੇਸ਼ਾਂ 'ਚ ਰੇਤ ਦੀ ਦੀਵਾਰ ਦੀ ਤਰ੍ਹਾਂ ਢਹਿ ਜਾਣ ਵਾਲੇ ਨਿਜ਼ਾਮ 
ਸੋਧਵਾਦੀ ਕੁਲੀਨਤੌਤਰ ਦੇ ਨਿਜ਼ਾਮ ਸਨ, ਜਿਸਦੀ ਜਗ੍ਹਾ ਹੁਣ ਨਵੀਂ ਬੁਰਜੂਆਜ਼ੀ ਨੇ ਲੈ 
ਲਈ ਹੈ। ਪੂਰਬੀ ਯੂਰਪ 'ਚ ਇਸ ਪ੍ਰਕਿਰਿਆ ਦੀ ਗਤੀ ਜ਼ਿਆਦਾ ਤੇਜ਼ ਅਤੇ ਸਰੂਪ 
ਜ਼ਿਆਦਾ ਨੰਗਾ ਹੋਣ ਦੇ ਕੁੱਝ ਇਤਿਹਾਸਿਕ ਕਾਰਨ ਹਨ। ਕਮਿਊਨਿਸਟ ਪਾਰਟੀ ਦੀ 
ਜਮਾਤੀ ਸੈਘਰਸ਼ 'ਚ ਪ੍ਰਭਾਵਸ਼ਾਲੀ ਭੂਮਿਕਾ ਅਤੇ ਫਾਸਿਜ਼ਮ ਵਿਰੋਧੀ ਸੈਘਰਸ਼ਾਂ 'ਚ ਮੋਹਰੀ 
ਭੂਮਿਕਾ ਹੋਣ ਦੇ ਬਾਵਜੂਦ, ਪੂਰਬੀ ਯੂਰਪ ਦੇ ਕਈ ਦੇਸ਼ਾਂ `ਚ ਆਜ਼ਾਦ ਐਦਰੂਨੀ ਗਤੀ 
ਨਾਲ ਇਨਕਲਾਬ ਪ੍ਰਵਾਨ ਚੜ੍ਹਨ ਦੀ ਬਜਾਏ ਸੋਵੀਅਤ ਲਾਲ ਸੈਨਾ ਦੀ ਫਾਸਿਜ਼ਮ 
ਵਿਰੋਧੀ ਜੇਤੂ ਮੁਹਿੰਮ ਦੇ ਇਤਿਹਾਸਿਕ ਨਤੀਜੇ ਦੇ ਰੂਪ 'ਚ ਉੱਥੇ ਜਨਤਾ ਦੀਆਂ ਜਮਹੂਰੀਅਤਾਂ 
ਸਥਾਪਿਤ ਹੋਈਆਂ ਸਨ। ਇਨ੍ਹਾਂ ਦੇਸ਼ਾਂ 'ਚ ਸਮਾਜਵਾਦੀ ਉਸਾਰੀ ਨੂੰ ਮੁਸ਼ਕਿਲ ਨਾਲ ਦਸ 
ਸਾਲ ਦਾ ਸਮਾਂ ਹੀ ਮਿਲਿਆ ਸੀ ਅਤੇ ਸਮਾਜਵਾਦ ਦੀਆਂ ਜੜ੍ਹਾਂ ਅਜੇ ਠੀਕ ਤਰ੍ਹਾਂ ਜੋਮ 
ਵੀ ਨਹੀਂ ਸਨ ਸਕੀਆਂ ਕਿ ਉੱਥੇ ਪੂੰਜੀਵਾਦੀ ਮੁੜ ਬਹਾਲੀ ਸ਼ੁਰੂ ਹੋ ਗਈ। ਅਸਲ ਵਿੱਚ 
ਸਮਾਜਵਾਦ ਦੇ ਛੋਟੇ ਜਿਹੇ ਦੌਰ 'ਚ ਵੀ ਇਥੇ ਪੂੰਜੀਵਾਦੀ ਤਾਕਤਾਂ ਜ਼ਿਆਦਾ ਮਜਬੂਤ 
ਸਨ ਅਤੇ ਸਮਾਜਵਾਦੀ ਸੋਵੀਅਤ ਸੈਘ ਦਾ ਮਜ਼ਬੂਤ ਸਹਿਯੋਗ-ਸਮਰਥਨ ਇਨ੍ਹਾਂ ਦੇਸ਼ਾਂ 
`ਚ ਮਜ਼ਦੂਰ ਹਕੂਮਤ ਦੇ ਬਣੇ ਰਹਿਣ ਦਾ ਇੱਕ ਮਹੱਤਵਪੂਰਨ ਕਾਰਨ ਸੀ। ਇਸ ਲਈ ਰੂਸ 
'ਚ ਪੂੰਜੀਵਾਦੀ ਮੁੜ ਬਹਾਲੀ ਦੀ ਦੇਰ ਸੀ ਕਿ ਇਹ ਦੇਸ਼ ਵੀ ਪੂੰਜੀਵਾਦ ਦੇ ਰਸਤੇ 'ਤੇ 
ਚੱਲ ਪਏ। ਰੂਸ 'ਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੌਰਾਨ ਸਮਾਜਵਾਦੀ ਪ੍ਰਯੋਗਾਂ ਦਾ ਦੌਰ 
ਜ਼ਿਆਦਾ ਲੰਬਾ ਰਿਹਾ ਹੈ। ਪੂਜੀਵਾਦੀ ਮੁੜ ਬਹਾਲੀ ਦੀ ਗਤੀ ਇਸ ਲਈ ਉੱਥੇ 1956 
ਦੇ ਬਾਅਦ ਵੀ ਉੱਨੀ ਸਿੱਧੀ ਅਤੇ ਤੇਜ਼ ਨਹੀਂ ਸੀ ਜਿੰਨੀ ਕਿ ਪੂਰਬੀ ਯੂਰਪ ਵਿਚ । ਉੱਥੋ ਦੇ 
ਸੋਧਵਾਦੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਫਰੇਬ ਕਰਨੇ ਪਏ, ਆਡੰਬਰ ਰਚਾਉਣੇ ਪਏ ਅਤੇ ਕਈ 
ਪੜਾਵਾਂ `ਚੋਂ ਗੁਜ਼ਰਨ ਤੋਂ ਬਾਅਦ ਹੀ ਉੱਥੇ ਦੇ ਸਮਾਜ `ਚ ਉੱਨਤ ਸਮਾਜਵਾਦੀ 
ਸਮਾਜਿਕ ਸੈਸਥਾਵਾਂ ਅਤੇ ਸੋਬੋਧਾਂ ਨੂੰ ਖਤਮ ਕੀਤਾ ਜਾ ਸਕਿਆ। ਸਮਾਜਵਾਦ ਵਿਚ 
ਵਿਰਾਸਤ 'ਚੋਂ ਮਿਲੇ ਮਜ਼ਬੂਤ ਆਰਥਿਕ ਆਧਾਰ ਉੱਤੇ ਖੜ੍ਹੇ ਰੂਸੀ ਸੋਧਵਾਦ ਦੀ ਸਥਿਤੀ 
ਬਹੁਤ ਜ਼ਿਆਦਾ ਮਜ਼ਬੂਤ ਰਹੀ ਹੈ ਅਤੇ ਪੁਰਾਣੇ ਆਧਾਰ ਅਤੇ ਪੁਰਾਣੇ ਉਸਾਰ ਢਾਂਚੇ 


(12) 


5।। 58000 4800 5॥10। 0 €00॥ ੧੧81085॥0॥੫/60118.60।। 


ਦੀਆਂ ਸਮਰਥਕ ਸਮਾਜਿਕ ਤਾਕਤਾਂ ਵੱਲੋਂ ਗੋਰਬਾਚੇਵ ਨੂੰ ਹੁਣ ਹੀ ਤਕੜੇ ਵਿਰੋਧ ਦਾ 
ਸਾਹਮਣਾ ਕਰਨਾ ਪੈ ਰਿਹਾ ਹੈ। 

ਚੀਨ 'ਚ ਡੇੱਗ-ਸਿਆਓ-ਪਿਗ ਅਤੇ ਉਸਦੇ ਪੈਰੋਕਾਰਾਂ ਦੀ ਫਾਸੀਵਾਦੀ ਸੱਤ੍ਹਾ 
ਵੀ ਸੋਧਵਾਦੀ ਕੁਲੀਨਤੋਤਰ ਦੇ ਐਗ ਬੁਰਜੂਆਜ਼ੀ ਦੇ ਰਾਜਕੀ ਇਜਾਰੇਦਾਰ ਪੂਜੀਵਾਦ 
ਦੀ ਪ੍ਰਤੀਨਿਧਤਾ ਕਰ ਰਹੀ ਹੈ। ਪੂਜੀਵਾਦ ਦੀ ਮੁੜ ਬਹਾਲੀ 'ਚ ਡੇੱਗ ਦੀ ਸੱਤ੍ਹਾ ਨੂੰ ਵੀ 
ਜਨਤਾ ਅਤੇ ਕਮਿਊਨਿਸਟ ਸਫ਼ਾਂ ਵੱਲੋਂ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਮਾਓ ਦੇ ਮਹਾਨ ਸਮਾਜਵਾਦੀ ਪ੍ਰਯੋਗਾਂ ਦੇ ਦੇਸ਼ 'ਚ ਲਾਜ਼ਮੀ ਤੌਰ 'ਤੇ ਉਸਦਾ ਰਸਤਾ 
ਸੌਖਾ ਨਹੀਂ ਹੋ ਸਕਦਾ ਸੀ। ਦੂਜੇ ਪਾਸੇ ਪਛੜੀਆਂ ਹੋਈਆਂ ਪੈਦਾਵਾਰੀ ਸ਼ਕਤੀਆਂ ਕਾਰਨ 
ਕਮਜ਼ੋਰ ਆਰਥਿਕ ਆਧਾਰ ਵਾਲੀ, ਚੀਨੀ ਸੋਧਵਾਦੀ ਪੂੰਜੀਵਾਦ ਦੀ ਸਮਾਜਿਕ 
ਫ਼ਾਸੀਵਾਦੀ ਸੱਤ੍ਰਾ ਨਾ ਤਾਂ ਸਮਾਜ 'ਚ ਪੈਦਾ ਹੋਣ ਵਾਲੀਆਂ ਬੁਰਾਈਆਂ ਦੀ ਤੇਜ਼ ਗਤੀ 
ਨੂੰ ਘੱਟ ਕਰਨ "ਚ ਸਮੱਰਥ ਹੈ ਅਤੇ ਨਾ ਹੀ ਨਿਜੀਕਰਨ ਅਤੇ ਵਿਦੇਸ਼ੀ ਪੂੰਜੀ ਦੇ 
ਤੇਜ਼ ਵਹਾ ਦੇ ਦਬਾਅ ਨੂੰ ਹੀ ਝੱਲ ਸਕਣ ਦੇ ਸਮਰੱਥ ਹੈ, ਜੋ ਅਤ ਵਿਚ ਪੂਰਬੀ ਯੂਰਪ ਦੀ 
ਤਰ੍ਹਾਂ ਉਸਨੂੰ ਵੀ ਉਖਾੜ ਕੇ ਨੰਗੇ ਚਿੱਟੇ ਰੂਪ 'ਚ ਧੂਜੀਵਾਦੀ ਢਾਂਚਾ ਕਾਇਮ ਕਰੇਗੀ। 
ਚੀਨੀ ਸੋਧਵਾਦੀ ਪੂੰਜੀਵਾਦ ਦਾ ਵੀ ਇਹੋ ਨਿਸ਼ਚਿਤ ਭਵਿੱਖ ਹੈ ਕਿ ਉੱਥੇ ਸਾਮਰਾਜ ਤੇ 
ਨਿਰਭਰ, ਘੱਟ ਸਿਆਸੀ ਆਜ਼ਾਦੀ ਵਾਲਾ ਅਜਿਹਾ ਖੁੱਲ੍ਹਾ ਪੂੰਜੀਵਾਦੀ ਢਾਂਚਾ ਕਾਇਮ 
ਹੋਣਾ ਹੀ ਹੈ, ਜਿਸਦੀ ਥਾਂ ਕੁੱਲ ਮਿਲਾ ਕੇ ਤੀਜੀ ਦੁਨੀਆਂ ਦੇ ਪੂਜੀਵਾਦੀ ਦੇਸ਼ਾਂ ਦੀਆਂ 
ਕਤਾਰਾਂ 'ਚ ਹੀ ਸੁਰੱਖਿਅਤ ਹੋਵੇਗੀ । ਚੀਨ 'ਚ ਵੀ ਅੱਜ ਬੁਰਜੂਆ ਜਮਹੂਰੀਅਤ ਸੁਧਾਰਾਂ 
ਅਤੇ ਖੁੱਲ੍ਹੇ ਪੂਜੀਵਾਦ ਦੀ ਮਗ ਪੂਜੀਵਾਦੀ ਮੁੜ ਬਹਾਲੀ ਦੇ ਬਾਅਦ ਵਧੀਆਂ-ਫੁੱਲੀਆਂ 
ਅਤੇ ਸਮਾਜਵਾਦੀ ਦੌਰ ਤੋਂ ਹੀ ਸਮਾਜ 'ਚ ਮੌਜੂਦ ਬੁਰਜੂਆ ਸਮਾਜਿਕ ਤਾਕਤਾਂ ਕਰ 
ਰਹੀਆਂ ਹਨ। ਨਾਲ ਹੀ ਸਮਾਜਿਕ ਫਾਸੀਵਾਦੀ ਸੱਤ੍ਰਾ ਦੇ ਵਿਰੁੱਧ ਅਤੇ ਮੁੱਠੀ ਭਰ 
ਸੋਧਵਾਦੀ ਕੁਲੀਨਾਂ ਦੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦੇ ਵਿਰੁੱਧ ਉੱਥੋਂ ਦੀ 
ਜਨਤਾ ਵੀ ਸੈਘਰਸ਼ ਕਰ ਰਹੀ ਹੈ। ਪਿਛਲੇ ਸਾਲ ਦੇ ਮਈ ਐਦੋਲਨ 'ਚ ਇਹ ਦੋਵੇਂ ਹੀ 
ਧਾਰਾਵਾਂ ਮੌਜੂਦ ਸਨ। ਇਕ ਬੁਰਜੂਆ ਸੁਧਾਰਾਂ ਅਤੇ ਪੱਛਮੀ ਪੂੰਜੀਵਾਦ ਦੀ ਮਗ ਕਰਨ 
ਵਾਲੀ ਬੁਰਜੂਆ ਧਾਰਾ ਅਤੇ ਦੂਜੀ, ਆਮ ਜਨਤਾ ਦੀ ਇਨਕਲਾਬੀ ਧਾਰਾ, ਜੋ ਸੋਧਵਾਦੀ 
ਪੂੰਜੀਵਾਦ ਦੀ ਫਾਸੀਵਾਦੀ ਸੱਤ੍ਰਾ ਦੇ ਵਿਰੁੱਧ ਜਮਹੂਰੀ ਅਧਿਕਾਰਾਂ ਅਤੇ ਸਮਾਜਵਾਦ 
ਦੀਆਂ ਪ੍ਰਾਪਤੀਆਂ ਦੀ ਬਹਾਲੀ ਲਈ ਲੜਾਈ ਲੜ ਰਹੀ ਸੀ। 

ਕੁੱਝ ਵਖ਼ਰੇਵਿਆਂ ਦੇ ਬਾਵਜੂਦ,ਆਰਥਿਕ, ਸਮਾਜਿਕ ਸੈਰਚਨਾ ਦੇ ਮੂਲ ਖਾਸੇ 
ਦੇ ਸੈਦਰਭ 'ਚ ਪੂਰਬੀ ਯੂਰਪ ਦਾ ਅੱਜ ਦਾ ਮਾਡਲ ਹੀ ਰੂਸ ਦਾ ਮਾਡਲ ਵੀ ਹੈ ਅਤੇ ਇਹੀ 
ਚੀਨ ਦਾ ਭਵਿੱਖ ਦਾ ਮਾਡਲ ਵੀ ਹੈ। ਪੂਰਬੀ ਯੂਰਪ ਦੇ ਦੇਸ਼ਾਂ ਦੇ ਕਮਜ਼ੋਰ ਸੋਧਵਾਦੀ 
ਪੂੰਜੀਵਾਦੀ ਨਿਯਮਾਂ ਦਾ, ਰੂਸ 'ਚ ਗੋਰਬਾਚੇਵ ਦੀ ਸੱਤ੍ਰਾ ਦੇ ਰੂਸ 'ਚ ਨਵ-ਕਲਾਸਿਕੀ 
ਪੂੰਜੀਵਾਦ ਦੇ ਪ੍ਰਤੀਨਿਧੀ ਦੀ ਸੱਤ੍ਰਾ ਸਥਾਪਿਤ ਹੋਣ ਦੇ ਬਾਅਦ ਅਤੇ ਰੂਸੀ ਸਮਰਥਨ 
ਸਰਪ੍ਰਸਤੀ ਦਾ ਆਧਾਰ ਖਿਸਕਣ ਦੇ ਬਾਅਦ ਅਤੇ ਨਵੀਂ ਬੁਰਜੂਆਜ਼ੀ ਨੂੰ ਗਰਵਾਚੇਵ ਤੋਂ 
ਸਿੱਧੀ ਹੱਲਾ-ਸ਼ੇਰੀ ਮਿਲਣ ਦੇ ਬਾਅਦ ਤੁਰਤ ਹੀ ਢਹਿ-ਢੇਰੀ ਹੋ ਜਾਣਾ ਸੁਭਾਵਿਕ ਸੀ। 

(13) 


5।। 58000 4800 5॥10। 0 €00॥ ੧੧81085॥0॥੫/60118.60।। 


ਇਹਨਾਂ ਦੇਸ਼ਾਂ 'ਚ ਸੋਧਵਾਦੀ -ਕੁਲੀਨਤੰਤਰਾਂ ਦੀ ਸਿਰ ਤੋਂ ਪੈਰਾਂ ਤੱਕ ਭ੍ਰਿਸ਼ਟ ਅਤੇ 
ਨਿਰੈਕੁਸ਼ ਫਾਸੀਵਾਦੀ ਸੱਤ੍ਰਾ ਦੇ ਵਿਰੁੱਧ ਆਮ ਜਨਤਾ 'ਚ ਵੀ ਵਿਆਪਕ ਰੋਸ ਸੀ, 
ਜਿਸਦਾ ਲਾਭ ਇਹਨਾਂ ਸਾਰੇ ਦੇਸ਼ਾਂ `ਚ ਨਵੇਂ ਬੁਰਜੂਆ ਹਾਕਮਾਂ ਨੇ ਉਠਾਇਆ। ਰੁਮਾਨੀਆ 
ਦੀ ਸਥਿਤੀ ਹੋਰ ਪੂਰਬੀ ਯੂਰਪੀ ਦੇਸ਼ਾਂ ਤੋਂ ਅਲੱਗ ਸੀ । ਉਥੇ ਖੁੱਲ੍ਹੇ ਪੂਜੀਵਾਦ ਦੇ ਸਮਰਥਕ 
ਤੱਤ ਕਾਫ਼ੀ ਕਮਜ਼ੋਰ ਸਨ ਅਤੇ ਅੱਜ ਵੀ ਕਾਫ਼ੀ ਕਮਜ਼ੋਰ ਹਨ। ਉੱਥੇ ਰੂਸ ਨੇ ਚਾਊਸ਼ੇਸਕੂ 
ਦਾ ਰਾਜਪਲਟਾ ਕਰਵਾ ਕੇ ਸੱਤਾ ਰੂਸ ਪ੍ਰਸਤ ਜਰਨੈਲਾਂ ਨੂੰ ਸੌਪ ਦਿੱਤੀ ਹੈ। ਉਸਦੀ ਇਸ 
ਸਾਜ਼ਿਸ਼ ਅਤੇ ਤਖਤਾਪਲਟ ਨੂੰ ਅਮਰੀਕਾ ਅਤੇ ਪੂਰੀ ਪੱਛਮੀ ਦੁਨੀਆਂ ਦੇ ਹਾਕਮਾਂ ਦਾ 
ਸਮਰਥਨ ਪ੍ਰਾਪਤ ਸੀ। 

ਵਿਆਪਕ ਅਤੇ ਡੂੰਘੇਰੇ ਸਮਾਜਿਕ-ਆਰਥਿਕ ਵਿਸ਼ਲੇਸ਼ਣ ਦੇ ਨਿਚੋੜ ਦੇ ਰੂਪ 
`ਚ ਸਾਡੀ ਇਹ ਧਾਰਨਾ ਹੈ ਕਿ ਅੱਜ ਦੇ ਰੂਸੀ ਸਮਾਜ 'ਚ ਦੋ ਵਿਰੋਧਤਾਈਆਂ ਕੈਮ ਕਰ 
ਰਹੀਆਂ ਹਨ । ਪਹਿਲਾ, ਕਿਰਤ ਅਤੇ ਪੂੰਜੀ ਵਿਚਲੀ ਵਿਰੋਧਤਾਈ ਅਤੇ ਦੂਜੀ ਨਵੀਂ ਅਤੇ 
ਪੁਰਾਣੀ ਬੁਰਜੂਆਜ਼ੀ ਵਿਚਾਲੇ ਜਾਂ ਸੋਧਵਾਦੀ ਪੂਜੀਵਾਦ ਅਤੇ ਨਵ-ਕਲਾਸਿਕੀ ਪੂੰਜੀਵਾਦ 
ਵਿਚਲੀ ਵਿਰੋਧਤਾਈ । ਰੂਸੀ ਸਮਾਜ 'ਚ ਅੱਜ ਹੋ ਰਹੀ ਤਬਦੀਲੀ ਇਸ ਦੂਸਰੀ ਵਿਰੋਧਤਾਈ 
ਦੇ ਹੱਲ ਦੇ ਹੀ ਨਤੀਜੇ ਹਨ, ਭਾਵੇਂ ਇਸਦੇ ਹੱਲ ਪਿੱਛੇ ਵੀ ਪਹਿਲੀ ਬੁਨਿਆਦੀ ਅਤੇ 
ਦੁਸ਼ਮਣੀ ਭਰਭੂਰ ਵਿਰੋਧਤਾਈ ਹੀ ਚਾਲਕ ਸ਼ਕਤੀ ਦੇ ਰੂਪ 'ਚ ਲਗਾਤਾਰ ਕੌਮ ਕਰ ਰਹੀ 
ਹੈ। ਚੀਨੀ ਸਮਾਜ 'ਚ ਵੀ ਇਹ ਦੋ ਹੀ ਵਿਰੋਧਤਾਈਆਂ ਕੌਮ ਕਰ ਰਹੀਆਂ ਹਨ। ਇਹਨਾਂ 
`ਚੋਂ ਪਹਿਲੀ ਦੁਸ਼ਮਣਾਨਾ ਵਿਰੋਧਤਾਈ ਹੀ ਬੁਨੀਆਦੀ ਹੈ, ਜਿਸਦਾ ਹੱਲ ਸਿਰਫ਼ ਇੱਕ 
ਨਵਾਂ ਮਜ਼ਦੂਰ ਇਨਕਲਾਬ ਹੀ ਪੇਸ਼ ਕਰ ਸਕਦਾ ਹੈ। ਦੂਜੀ ਵਿਰੋਧਤਾਈ ਦਾ ਹੱਲ ਖੁੱਲ੍ਹੇ 
ਪੂੰਜੀਵਾਦ ਦੀ ਸਥਾਪਨਾ ਦੇ ਰੂਪ 'ਚ ਹੋਣ ਦੀਆਂ ਬਾਹਰਮੁੱਖੀ ਹਾਲਤਾਂ ਅੱਜੇ ਪਰਪੱਕ 
ਨਹੀਂ ਹੋਈਆਂ। ਪਰ ਅਜਿਹਾ ਹੋਣ ਦੀ ਸੈਭਾਵਨਾ ਜ਼ਿਆਦਾ ਦੂਰ ਵੀ ਨਹੀਂ ਹੈ। ਪੂਰਬੀ 
ਯੂਰਪੀ ਦੇਸ਼ਾਂ 'ਚ ਤਿੰਨ ਵਿਰੋਧਤਾਈਆਂ ਮੌਜੂਦ ਰਹੀਆਂ ਹਨ। ਪਹਿਲੀ, ਕਿਰਤ ਅਤੇ 
ਮੂੰਜੀ ਵਿਚਲੀ ਵਿਰੋਧਤਾਈ, ਦੂਸਰੀ ਰੂਸੀ ਸਾਮਰਾਜਵਾਦ ਅਤੇ ਉਸਦੀ ਕਠਪੁਤਲੀ 
ਸੋਧਵਾਦੀ ਬੁਰਜੂਆ ਸੱਤ੍ਰਾ ਦੇ ਨਾਲ ਬਾਕੀ ਬੁਰਜੂਆ ਜਮਾਤਾਂ ਅਤੇ ਜਨਤਾ ਦੀਆਂ 
ਸਾਰੀਆਂ ਜਮਾਤਾਂ ਦੀ ਵਿਰੋਧਤਾਈ। ਤੀਸਰੀ, ਨਵੀਂਆਂ ਅਤੇ ਪੁਰਾਣੀਆਂ ਜਮਾਤਾਂ, 
ਸੋਧਵਾਦੀ ਪੂਜੀਵਾਦ ਅਤੇ ਖੁੱਲ੍ਹੇ ਪੂੰਜੀਵਾਦ ਵਿਚਲੀ ਵਿਰੋਧਤਾਈ। ਰੂਸ ਦੇ ਸਮਰਥਨ ਦੇ 
ਖਤਮ ਹੋਣ ਦੇ ਬਾਅਦ ਅਤੇ ਗਰਵਾਚੇਵ ਦੁਆਰਾ ਨਵੀਂ ਪੂਜੀਪਤੀ ਜਮਾਤ ਨੂੰ ਸਿੱਧਾ 
ਉਤਸ਼ਾਹ ਦਿੱਤੇ ਜਾਣ ਦੇ ਬਾਅਦ ਇਹਨਾਂ ਦੇਸ਼ਾਂ 'ਚ ਸੋਧਵਾਦੀ ਸੱਤ੍ਰਾ ਦਾ ਪਤਨ ਜ਼ਰੂਰੀ 
ਸੀ ਅਤੇ ਇਸੇ ਰੂਪ 'ਚ ਉੱਥੇ ਤੀਜੀ ਵਿਰੋਧਤਾਈ ਦਾ ਹੱਲ ਸਾਹਮਣੇ ਆਇਆ। 

ਸੋਵੀਅਤ ਸੈਘ ਅਤੇ ਪੂਰਬੀ ਯੂਰਪ 'ਚ ਅੱਜ ਜੋ ਬੁਰਜੂਆ ਜਮਹੂਰੀਅਤ ਕਾਇਮ 
ਹੋ ਰਹੀ ਹੈ, ਉਹ ਸਪੱਸ਼ਟ ਰੂਪ 'ਚ ਬੁਰਜੂਆਜ਼ੀ ਦੀ ਤਾਨਾਸ਼ਾਹੀ ਹੀ ਹੈ। ਮਾਰਕਸਵਾਦ ਦੀ 
ਇਹ ਧਾਰਨਾ ਅੱਜ ਵੀ ਸੋ ਪ੍ਰਤੀਸ਼ਤ ਸਹੀ ਹੈ ਕਿ ਬੁਰਜੂਆ ਜਮਹੂਰੀਅਤ ਅਸਲ ਵਿਚ 


ਬੁਰਜੂਆ ਤਾਨਾਸ਼ਾਹੀ ਹੀ ਹੁੰਦੀ ਹੈ ਅਤੇ ਸਮਾਜਵਾਦੀ ਜਮਹੂਰੀਅਤ ਪ੍ਰੋਲੇਤਾਰੀ ਤਾਨਾਸ਼ਾਹੀ। 
ਨਾ ਜ਼ਰਾ ਘੱਟ ਨਾ ਜ਼ਰਾ ਵੱਧ। ਜਦੋਂ ਤੱਕ ਜਮਾਤਾਂ ਦੀ ਹੋਂਦ ਹੈ ਉਸ ਸਮੇਂ ਤੱਕ ਕੋਈ 


(14) 


5।। 58000 4800 5॥10। 0 ੬00੧ ੧੧81085॥0॥੫/60118.60।। 


ਤੀਜੀ ਚੀਜ਼ ਹੋ ਹੀ ਨਹੀਂ ਸਕਦੀ । ਪੂਰਬੀ ਯੂਰਪ ਅਤੇ ਰੂਸ 'ਚ ਪੱਛਮੀ ਢੌਗ ਦੀ ਬੁਰਜੂਆ 
ਜਮਹੂਰੀਅਤ ਨੂੰ ਲਾਗੂ ਕਰਨ ਵਾਲੀ ਬੁਰਜੂਆਜ਼ੀ ਵੀ ਮਜ਼ਦੂਰ ਜਮਾਤ ਦੀ,ਮਿਹਨਤਕਸ਼ 
ਜਨਤਾ,ਦੀ ਉਵੇਂ ਹੀ ਦੁਸ਼ਮਣ ਹੈ ਜਿਵੇਂ ਕਿ ਸੋਧਵਾਦੀ ਬੁਰਜੂਆਜ਼ੀ | ਮਾਰਕਸ ਦੇ 
ਜਮਾਨੇ 'ਚ ਲੰਡਨ ਦੇ ਇਕ ਮੀਟਿੰਗ ਹਾਲ'ਚ ਪੁੰਜੀਪਤੀਆਂ ਦੀ ਸਭਾ 'ਚ ਇਕ ਮਜ਼ਦੂਰ 
ਨੇ ਚੀਕ ਕੇ ਕਿਹਾ ਸੀ,“ਜੇਕਰ ਜਗੀਰਦਾਰ ਸਾਡੀਆਂ ਹੱਡੀਆਂ ਕੱਢ ਕੇ ਵੇਚਣਗੇ ਤਾਂ 
ਤੁਸੀ ਪੂੰਜੀਪਤੀ ਉਹਨਾਂ ਨੂੰ ਮੁੱਲ ਲੈ ਕੇ ਪਾਊਡਰ ਬਣਾ ਕੇ ਵੇਚ ਦੇਵੋਗੇ।” ਅੱਜ ਦੇ 
ਸੰਦਰਭਾਂ 'ਚ ਵੀ ਪ੍ਰਤੀਨਿਧੀ ਮਜ਼ਦੂਰ ਜਮਾਤ ਦੀ ਇਹ ਆਵਾਜ਼ ਬਿਲਕੁੱਲ ਪ੍ਰਸੰਗਿਕ ਹੈ। 
ਸੋਧਵਾਦੀ ਪੂੰਜੀਪਤੀ ਜੇਕਰ ਮਜ਼ਦੂਰਾਂ ਦੀਆਂ ਹੱਡੀਆਂ ਨੀਲਾਮ ਕਰਨਗੇ ਤਾਂ ਉਸ ਨੂੰ 
ਪਾਊਡਰ ਬਣਾ ਕੇ ਬਜ਼ਾਰਾਂ 'ਚ ਵੇਚਣ ਦੀ ਦੌੜ 'ਚ ਰੂਸ ਅਤੇ ਪੂਰਬੀ ਯੂਰਪ ਦੀ ਨਵੀਂ 
ਬੁਰਜੂਆਜ਼ੀ ਉਹਨਾਂ ਤੋਂ ਇਕ ਕਦਮ ਪਿੱਛੇ ਨਹੀਂ ਰਹੇਗੀ। ਸੋਧਵਾਦੀ ਪੂੰਜੀਵਾਦ ਨੇ ਰੂਸ 
ਅਤੇ ਪੂਰਬੀ ਯੂਰਪ ਦੇ ਸਮਾਜ 'ਚ ਲਾਇਲਾਜ ਆਰਥਿਕ ਖੜੋਤ ਦੇ ਸੈਕਟ, ਭ੍ਰਿਸ਼ਟਾਚਾਰ 
ਅਤੇ ਫਾਸੀਵਾਦੀ ਤਾਨਾਸ਼ਾਹੀ ਨੂੰ ਜਨਮ ਦਿੱਤਾ ਹੈ। ਪੱਛਮੀ ਢੰਗ ਦਾ ਖੁੱਲਾ ਪੈਜੀਵਾਦ 
ਉੱਥੇ ਨੰਗੀ-ਚਿੱਟੀ ਅਤੇ ਤੇਜੀ ਨਾਲ ਵਧਦੀ ਗੈਰ-ਬਰਾਬਰੀ, ਬੇਰੁਜਗਾਰੀ ਅਤੇ ਮਹਿੰਗਾਈ 
ਨੂੰ ਜਨਮ ਦੇਵੇਗਾ। ਸਮਾਜਿਕ ਬੁਰਾਈਆਂ ਦਾ ਤੇਜੀ ਨਾਲ ਵਧਣਾ-ਫੁੱਲਣਾ ਇਸਦਾ 
ਅੱਟਲ ਤਰਕਸ਼ੀਲ ਸਿੱਟਾ ਹੋਵੇਗਾ। ਲਾਲਚ ਅਤੇ ਤਾਕਤ ਦੀ ਵਰਤੋਂ ਦੀ ਪੂਜੀਵਾਦੀ ਖੇਡ 
ਹੁਣ ਖੁੱਲ੍ਹੇ ਰੂਪ 'ਚ ਖੇਡੀ ਜਾਵੇਗੀ। ਇਹਨਾਂ ਦੇਸ਼ਾਂ 'ਚ ਜਿਵੇਂ-ਜਿਵੇਂ ਪੁਰਾਣੀ ਭ੍ਰਿਸ਼ਟ ਸੱੜ੍ਹਾ 
ਦੇ ਪਤਨ ਦਾ ਚਾਅ ਮੱਧਮ ਪੈਂਦਾ ਜਾ ਰਿਹਾ ਹੈ, ਉਵੇਂ-ਉਵੇਂ' ਨਵੇਂ ਪ੍ਰਬੰਧ ਦੀਆਂ 
ਵਿਰੋਧਤਾਈਆਂ ਲੋਕਾਂ ਨੂੰ ਦਿਖਾਈ ਦਿੰਦੀਆਂ ਜਾ ਰਹੀਆਂ ਹਨ। ਸੱਚਾਈ ਇਹ ਹੈ ਕਿ 
ਇਸਦੇ ਵਿਰੁੱਧ ਹੁਣੇ ਤੋਂ ਹੀ ਜਨਤਾ ਆਵਾਜ਼ ਵੀ ਉਠਾਉਣ ਲੱਗੀ ਹੈ। 

ਕੁੱਲ ਮਿਲਾ ਕੇ, ਇਹ ਤਬਦੀਲੀ ਬਾਹਰਮੁੱਖੀ ਤੌਰ ਤੇ ਹਾਂ ਪੱਖੀ ਹੈ। ਇਹ ਇਤਿਹਾਸ 
ਦੇ ਅੱਗੇ ਵਧੱਦੇ ਹੋਏ ਕਦਮ ਹਨ। ਆਪਣੀ ਸੁਭਾਵਿਕ ਗਤੀ ਨਾਲ ਅੱਗੇ ਵਧਦਾ ਹੋਇਆ 
ਇਤਿਹਾਸ ਕਦੇ-ਕਦੇ ਰਾਹ ਦੀਆਂ ਰੁਕਾਵਟਾਂ ਨੂੰ ਠੋਕਰ ਮਾਰ ਕੇ ਦੂਰ ਕਰ ਦਿੰਦਾ ਹੈ। 
ਸੋਧਵਾਦੀ ਪੂੰਜੀਵਾਦ ਇੱਕ ਅਜਿਹੀ ਹੀ ਰੁਕਾਵਟ ਸੀ। ਜਮਾਤੀ ਸੈਘਰਸ਼ ਦਾ ਰੂਪ ਹੁਣ 
ਇੱਕ ਦੂਸਰੇ ਦੇ ਇੱਕਦਮ ਆਹਮਣੇ-ਸਾਹਮਣੇ ਖੜ੍ਹੇ ਹੋਣਗੇ। ਸਮਾਜਵਾਦ ਨੂੰ ਬਦਨਾਮ 
ਕਰਨ ਵਾਲੇ ਸੋਧਵਾਦ ਦਾ ਚਿਹਰਾ ਹੁਣ ਸਾਫ਼ ਹੋ ਚੁਕਿਆ ਹੈ ਅਤੇ ਦੁਨੀਆਂ ਭਰ ਦੇ 
ਮਜ਼ਦੂਰਾਂ ਅਤੇ ਕਮਿਊਨਿਸਟ ਸਫਾਂ 'ਚ ਫੈਲੀ ਭਰਮ ਦੀ ਧੁੰਦ ਲੱਗਭੱਗ ਛਟ ਚੁੱਕੀ ਹੈ। 


(15) 


5।। 58000 4800 5॥10। 0 €00॥ ੧੧81085॥0॥੫960118.60।। 


ਸਮਾਜਵਾਦੀ ਸਮਾਜ ਦਾ ਖਾਸਾ ਅਤੇ 
ਸਗਰਾਂਦੀ ਦੌਰ ਦੀਆਂ ਸਮੱਸਿਆਵਾਂ 

1953 ਦੇ ਬਾਅਦ ਰੂਸ ਅਤੇ ਪੂਰਬੀ ਯੂਰਪ ਅਤੇ 1976 ਦੇ ਬਾਅਦ ਚੀਨ 'ਚ 
ਪੂੰਜੀਵਾਦ ਦੀ ਮੁੜ ਬਹਾਲੀ ਦਾ ਆਰੈਭ ਸਮਾਜਵਾਦ ਦੀ ਹਾਰ ਸੀ, ਪਰ ਇਹ ਕੋਈ 
ਅਣਕਿਆਸੀ ਜਾਂ ਅਚਾਨਕ ਵਾਪਰੀ ਘਟਨਾ ਨਹੀਂ ਸੀ। ਇਸਦੇ ਕੁੱਝ ਨਿਸ਼ਚਿਤ ਬਾਹਰਮੁੱਖੀ 
ਅਤੇ ਐਤਰਮੁੱਖੀ ਕਾਰਨ ਅਤੇ ਇੱਕ ਨਿਸ਼ਚਿਤ ਇਤਿਹਾਸਿਕ ਪਿੱਠ ਭੂਮੀ ਸੀ। ਸਮਾਜਵਾਦ 
ਦੀ ਹਾਰ ਨੂੰ ਸਮਝਣ ਲਈ ਅਤੇ ਇਹ ਸਮਝਣ ਲਈ ਕਿ ਔਤ ਨੂੰ ਪੂਜੀਵਾਦ ਉੱਤੇ ਉਸਦੀ 
ਜਿੱਤ ਕਿਸ ਤਰ੍ਹਾਂ ਨਿਸ਼ਚਿਤ ਹੈ, ਇਹ ਜ਼ਰੂਰੀ ਹੈ ਕਿ ਅਸੀਂ ਇਸ ਪੂਰੀ ਇਤਿਹਾਸਿਕ 
ਪਿੱਠਭੂਮੀ 'ਤੋਂ-ਸਮਾਜਵਾਦ ਦੇ ਲਈ ਸੈਘਰਸ਼ ਦੇ ਲਮਕਵੇਂ ਅਤੇ ਗੁੰਝਲਦਾਰ ਖਾਸੇ ਤੋਂ 
ਭਲੀਭਾਂਤ ਜਾਣੂ ਹੋਈਏ। ਇਸ ਦੀ ਗਹਿਰੀ ਸਮਝਦਾਰੀ ਹਾਸਿਲ ਕੀਤੇ ਬਰੈਰ ਅਸੀਂ 
ਸਮਾਜਵਾਦ ਦੇ ਬਾਰੇ 'ਚ ਵਿਚਾਰਵਾਦੀ ਸੋਚ ਅਤੇ ਧਾਰਨਾ ਤੋਂ ਮੁਕਤ ਨਹੀਂ ਹੋ ਸਕਦੇ। 
ਚਾਰ ਸੌ ਸਾਲਾਂ ਦੇ ਲੰਬੇ ਸੈਘਰਸ਼ 'ਚ ਖੜੋਤ ਅਤੇ ਹਾਰਾਂ ਦੇ ਕਈ ਦੌਰਾਂ ਦੇ ਬਾਅਦ 
ਪੂੰਜੀਵਾਦ ਨੇ ਜਗੀਰਦਾਰੀ ਨੂੰ ਫੈਸਲਾਕੁਨ ਹਾਰ ਦਿੱਤੀ ਸੀ। ਪੂੰਜੀਵਾਦ ਦੇ ਵਿਰੁੱਧ 
ਕਮਿਊਨਿਜ਼ਮ ਦਾ ਸੈਘਰਸ਼ ਇਸ ਤੋਂ ਵੀ ਜ਼ਿਆਦਾ ਰੀਝਲਦਾਰ ਅਤੇ ਲੰਬਾ ਹੈ ਕਿਉਂਕਿ 
ਇਹ ਸਭ ਜਮਾਤਾਂ ਅਤੇ ਹਰ ਤਰ੍ਹਾਂ ਦੀ ਲੁੱਟ ਦੇ ਖਾਤਮੇ ਦਾ ਸੈਘਰਸ਼ ਹੈ-ਇਕ ਅਜਿਹਾ 
ਸੈਘਰਸ਼ ਹੈ ਜਿਸ ਦੀ ਜਿੱਤ ਦੇ ਬਾਅਦ ਮਨੁੱਖੀ ਸਮਾਜ ਦਾ ਹੁਣ ਤੱਕ ਦਾ ਕਲਮਬੱਧ 
ਇਤਿਹਾਸ ਪੂਰਵਇਤਿਹਾਸਕ ਦੌਰ ਦਾ ਇਤਿਹਾਸ ਬਣ ਜਾਵੇਗਾ। ਸਾਨੂੰ ਇਸ ਗੱਲ ਨੂੰ 
ਚੰਗੀ ਤਰ੍ਹਾਂ ਸਮਝਣਾ ਪਵੇਗਾ ਕਿ ਮਨੁੱਖ ਆਪਣਾ ਇਤਿਹਾਸ ਆਪ ਰਚਦੇ ਹਨ, ਪਰ 
ਉਹ ਇਸ ਨੂੰ ਮਨਚਾਹੀਆਂ ਹਾਲਤਾਂ 'ਚ ਨਹੀਂ ਸਗੋਂ ਇਤਿਹਾਸ ਦੁਆਰਾ ਦਿੱਤੀਆਂ 
ਹਾਲਤਾਂ `ਚ ਹੀ ਰਚਦੇ ਹਨ। ਇਤਿਹਾਸ ਰਚਣ ਦੇ ਐਤਰਮੁੱਖੀ ਯਤਨ ਹਮੇਸ਼ਾ ਹੀ 
ਬਾਹਰਮੁੱਖੀ ਕਾਰਨਾਂ ਤੋਂ ਪ੍ਭਾਵਿਤ, ਸੀਮਿਤ ਅਤੇ ਨਿਯੋਤਰਿਤ ਹੁੰਦੇ ਹਨ। ਨਾਲ ਹੀ 
ਵਿਚਾਰਧਾਰਾ ਦੇ ਸਮਾਜਿਕ ਪ੍ਰਯੋਗਾਂ `ਚ ਰੂਪਾਂਤਰਣ ਦੀਆਂ ਆਪਣੀਆਂ ਅੱਟਲ ਸੀਮਾਵਾਂ- 
ਦੇ ਸਥਾਪਿਤ ਹੋ ਜਾਣ ਦੇ ਬਾਅਦ ਵੀ ਬਹੁਤ ਸਾਰੇ ਯਤਨਾਂ, ਅਨੁਭਵਾਂ ਅਤੇ ਸਫ਼ਲਤਾਵਾਂ- 
ਅਸਫ਼ਲਤਾਵਾਂ ਦੇ ਨਿਚੋੜ ਦੇ ਬਾਅਦ ਹੀ ਅਮਲ ਦੇ ਠੌਸ ਰੂਪ ਅਤੇ ਰਸਤੇ ਹੋਂਦ 'ਚ 
ਆਉਂਦੇ ਹਨ। 

ਇਸ ਲਈ, ਪੂੰਜੀਵਾਦੀ ਮੁੜ ਬਹਾਲੀ ਦੀ ਪ੍ਰਕਿਰਿਆ ਅਤੇ ਉਸਦੇ ਕਾਰਨਾਂ ਦੀ 


(16) 


5।। 58000 4800 5॥10। 0 ੬00੧ ੧੧81085॥0॥੫/60118.60।। 


ਸਪੱਸ਼ਟ ਅਤੇ ਢੁੱਕਵੀਂ ਸਮਝਦਾਰੀ ਦੇ ਲਈ ਸਭ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ 
ਮਜ਼ਦੂਰ ਇਨਕਲਾਬ ਦੇ ਬਾਅਦ ਸਥਾਪਿਤ ਸਮਾਜਵਾਦੀ ਸਮਾਜ ਦਾ ਖਾਸਾ ਕੀ ਹੁੰਦਾ 
ਹੈ ? ਇਸ ਦਾ ਤੱਤ ਅਤੇ ਇਸ ਦਾ ਰੂਪ ਕੀ ਹੁੰਦਾ ਹੈ, ਇਸਦੇ ਬੁਨਿਆਦੀ ਲੱਛਣ ਕੀ ਹੁੰਦੇ 
ਹਨ, ਇਸ ਦੌਰ `ਚ ਸਮਾਜਿਕ- -ਆਰਥਿਕ ਬਣਤਰ ਕਿਸ ਤਰ੍ਹਾਂ ਦੀ ਹੁੰਦੀ ਹੈ ? ਅਤੇ ਇਸ 
ਦੇ ਵਿਕਾਸ ਦੇ ਨਿਯਮ ਕੀ ਹੁੰਦੇ ਹਨ? 

ਸਭ ਤੋਂ ਪਹਿਲਾਂ, ਮੋਟੇ ਤੌਰ ਉੱਤੇ ਇਹ ਜਾਣ ਲੈਣਾ ਜਰੂਰੀ ਹੈ ਕਿ ਸਮਾਜਵਾਦ 
ਇਕ ਸਥਾਈ ਅਤੇ ਸਮੇਕਤ ਸਮਾਜਿਕ ਆਰਥਿਕ ਬਣਤਰ ਨਹੀਂ ਹੈ। ਇਹ ਧੂਜੀਵਾਦ 
ਅਤੇ ਜਮਾਤ ਰਹਿਤ ਸਮਾਜ ਦਰਮਿਆਨ ਇਕ ਲੰਬਾ ਸੈਗਰਾਂਦੀ ਦੌਰ ਹੈ। ਮੱਨੁਖੀ ਇਤਿਹਾਸ 
ਵਿਚ ਮਜਦੂਰ ਇਨਕਲਾਬ ਪਹਿਲੇ ਅਜਿਹੇ ਇਨਕਲਾਬ ਹਨ ਜਿਨ੍ਹਾਂ ਦਾ ਨਿਸ਼ਾਨਾ 
ਜਮਾਤ ਰਹਿਤ, ਲੁੱਟ ਰਹਿਤ ਸਮਾਜ ਬਣਾਉਣਾ ਹੈ-ਜਮਾਤ ਅਤੇ ਰਾਜ ਨੂੰ ਹੀ ਲੋਪੀਕਰਣ 
ਦੀ ਪ੍ਰਕਿਰਿਆ ਨਾਲ ਖਤਮ ਕਰ ਦੇਣਾ ਹੈ। ਇਸ ਲਈ ਮਜ਼ਦੂਰ ਜਮਾਤ ਦਾ ਸੰਘਰਸ਼ 
ਸਿਰਫ ਬੁਰਜੁਆਜ਼ੀ ਅਤੇ ਬੁਰਜੂਆ ਸੱਭਿਆਚਾਰ ਨਾਲ ਹੀ ਨਹੀਂ, ਸਗੋਂ ਸਾਰੀਆਂ ਲੁਟੇਰੀਆਂ 
ਜਮਾਤਾਂ, ਸਾਰੀਆਂ ਜਮਾਤੀ ਪ੍ਰਵਿਰਤੀਆਂ ਅਤੇ ਹਜ਼ਾਰਾਂ ਸਾਲਾਂ ਤੋਂ ਕਾਇਮ ਸਾਰੀਆਂ 
ਜਮਾਤੀ ਆਦਤਾਂ-ਬੁਰਾਈਆਂ ਅਤੇ ਸੱਭਿਆਚਾਰ ਵਿਰੁੱਧ ਹੈ। ਇਸ ਨੂੰ ਧਿਆਨ ਵਿਚ 
ਰੱਖਦੇ ਹੋਏ ਸਮਾਜਵਾਦ ਦੇ ਲੰਬੇ ਦੌਰ 'ਚ ਜਮਾਤੀ ਸੈਘਰਸ਼ ਦੇ ਲਮਕਵੇਂ ਖਾਸੇ, ਲਗਾਤਾਰ 
ਇਨਕਲਾਬਾਂ ਦੀ ਅਟੱਲਤਾ ਅਤੇ ਹਾਰ ਜਿੱਤ ਦੇ ਅਨੇਕ ਉਤਾਰਾਂਵਾਂ-ਚੜਾਵਾਂ ਦੀਆਂ 
ਸੈਭਾਵਨਾਵਾਂ ਨੂੰ ਸਹਿਜੇ ਹੀ ਸਮਝਿਆ ਜਾ ਸਕਦਾ ਹੈ। 

ਇਸ ਲੰਬੇ ਇਤਿਹਾਸਿਕ ਦੌਰ ਦੇ ਬਾਰੇ ਮਾਰਕਸ, ਏਂਗਲਜ਼ ਨੇ ਵਾਰ-ਵਾਰ ਦੱਸਿਆ 
ਸੀ। ਲੈਨਿਨ ਨੇ ਇਸਦੇ ਖਾਸੇ, ਵਿਕਾਸ ਦੇ ਨਿਯਮਾਂ ਅਤੇ ਸਮੱਸਿਆਵਾਂ ਦਾ ਹੋਰ ਜ਼ਿਆਦਾ 
ਸਪੱਸ਼ਟ ਵਰਨਣ ਕਰਦਿਆਂ ਪੂਜੀਵਾਦੀ ਮੁੜ ਬਹਾਲੀ ਦੇ ਲਗਾਤਾਰ ਮੌਜੂਦ ਖਤਰੇ ਦੀ 
ਵਾਰ-ਵਾਰ ਚਰਚਾ ਕੀਤੀ ਸੀ। ਰੂਸ 'ਚ ਸਮਾਜਵਾਦੀ ਪ੍ਰਯੋਗਾਂ ਦੇ ਨਿਚੋੜ ਅਤੇ ਆਪਣੇ 
ਦੇਸ਼ ਵਿੱਚ ਸਮਾਜਵਾਦ ਦੇ ਦੌਰ ਦੇ ਜਮਾਤੀ ਸੈਘਰਸ਼ ਦੇ ਅਨੁਭਵਾਂ ਦੇ ਆਧਾਰ ਤੇ ਮਾਓ 
ਨੇ ਸਮਾਜਵਾਦੀ ਸਮਾਜ ਦੇ ਆਧਾਰ ਅਤੇ ਉੱਚ ਉਸਾਰ `ਚ ਉਹਨਾਂ ਦੇ ਅਤਰ ਸੰਬੰਧਾਂ 
ਦੀ ਅਤੇ ਜਮਾਤੀ ਸੈਘਰਸ਼ ਦੇ ਖਾਸੇ ਦੀ ਸਭ ਤੋਂ ਵੱਧ ਸੂਖਮ ਅਤੇ ਵਿਆਪਕ ਵਿਵੇਚਨਾ 
ਕਰਦੇ ਹੋਏ ਪਹਿਲੀ ਵਾਰ ਸਮਾਜਵਾਦੀ ਸਮਾਜ ਵਿਚ ਜਮਾਤੀ ਸੈਘਰਸ਼ ਦੇ ਨਿਯਮਾਂ ਅਤੇ 
ਰਸਤੇ ਨੂੰ ਸਪੱਸ਼ਟਤਾ ਨਾਲ ਸਾਹਮਣੇ ਲਿਆਂਦਾ ਸੀ ਅਤੇ ਪੂੰਜੀਵਾਦੀ ਮੁੜ ਬਹਾਲੀ `ਤੇ 
ਇੱਕੋ ਇੱਕ ਕਾਰਗਰ ਰੋਕ ਦੇ ਰੂਪ `ਚ ਨਿਰੈਤਰ ਇਨਕਲਾਬ ਦਾ ਸਿਧਾਂਤ ਪੇਸ਼ ਕੀਤਾ ਸੀ। 
ਅੱਜ ਸੋਧਵਾਦੀ ਪ੍ਰਚਾਰ ਦੇ ਪ੍ਰਭਾਵ ਕਾਰਨ ਸਮਾਜਵਾਦ ਦੇ ਬਾਰੇ ਮਾਰਕਸਵਾਦ ਦੀਆਂ 
ਇਹਨਾਂ ਵਿਗਿਆਨਿਕ ਸਿੱਖਿਆਵਾਂ ਤੋਂ ਜਿਆਦਾਤਰ ਕਮਿਊਨਿਸਟ ਜਾਂ ਤਾਂ ਅਣਜਾਣ 
ਹਨ ਜਾਂ ਉਹਨਾਂ ਦੀ ਸਮਝ ਬਹੁਤ ਪੇਤਲੀ ਹੀ ਹੈ। ਜਿਸ ਕਾਰਨ ਉਹ ਸਮਾਜਵਾਦ ਬਾਰੇ 
ਆਮ ਤੌਰ ਉੱਤੇ ਵਿਚਾਰਵਾਦੀ ਅਤੇ ਅਧਿਆਤਮਵਾਦੀ ਸੋਚ ਦੇ ਸ਼ਿਕਾਰ ਰਹੇ ਹਨ ਅਤੇ 
ਇਸ ਲਈ ਅੱਜ ਪੂਰਬੀ ਯੂਰਪ, ਰੂਸ ਜਾਂ ਚੀਨ 'ਚ ਆ ਰਹੇ ਪੂੰਜੀਵਾਦ ਨੂੰ, ਉਸਦੇ 
ਕਾਰਣਾਂ ਨੂੰ, ਉਸਦੇ ਬਾਹਰਮੁੱਖੀ ਆਧਾਰ ਨੂੰ ਅਤੇ ਉਸਦੀ ਇਤਿਹਾਸਿਕ ਪਿੱਠ ਭੂਮੀ ਨੂੰ 


(17) 


5।। 58000 4800 5॥10। 0 ੬00੧ ੧੧81085॥0॥੫960118.60।। 


ਉਹ ਸਮਝਣ ਵਿਚ ਅਸਮਰਥ ਹਨ। 

ਸਿਰਫ ਸਮਾਜਵਾਦੀ ਤਬਦੀਲੀ ਦੇ ਇੱਕ ਲੰਬੇ ਇਤਿਹਾਸਿਕ ਦੌਰ 'ਚੋਂ ਗੁਜਰਨ ਦੇ 
ਬਾਅਦ ਹੀ ਮਨੁੱਖੀ-ਸਮਾਜ ਵਿਕਾਸ ਦੀ ਉੱਸ ਉੱਨਤ ਮੋਜ਼ਿਲ ਤੇ ਪਹੁੰਚ ਸਕਦਾ ਹੈ ਜਿਥੇ 
ਵਸਤਾਂ ਦੀ ਵਟਾਂਦਰਾ ਕਦਰ ਖਤਮ ਹੋ ਜਾਵੇਗੀ ਅਤੇ ਕੇਵਲ ਵਰਤੋਂ ਕਦਰ ਹੀ ਬਾਕੀ 
ਰਹਿ ਜਾਵੇਗੀ । ਵਾਧੂ ਪੈਦਾਵਾਰ ਦੇ ਇਸ ਪੜਾਅ 'ਚ ਵਸਤੂਆਂ ਦੀ ਜਿਣਸ ਦੇ ਰੂਪ 'ਚ 
ਹੋਂਦ ਕਾਇਮ ਨਹੀਂ ਰਹਿ ਜਾਵੇਗੀ, ਮੁਦਰਾ ਦੀ ਸੱਤ੍ਰਾ ਅਲੋਪ ਹੋ ਜਾਵੇਗੀ ਅਤੇ ਲੋਕ 
ਸਮੱਰਥਾ ਅਨੁਸਾਰ ਕੌਮ ਕਰਨਗੇ ਅਤੇ ਲੋੜ ਅਨੁਸਾਰ ਹੀ ਪ੍ਰਾਪਤ ਕਰ ਸਕਣਗੇ। ਕੇਵਲ 
ਉਸ ਪੜਾਅ ਉੱਪਰ ਪਹੁੰਚ ਕੇ ਹੀ ਜਮਾਤਾਂ ਦਾ,ਰਾਜ ਸਹਿਤ ਸਾਰੀਆਂ ਸਮਾਜਿਕ 
ਜਮਾਤੀ ਸੈਸਥਾਵਾਂ ਦਾ, ਜਮਾਤੀ ਵਿਚਾਰਧਾਰਾਵਾਂ ਦਾ ਅਤੇ ਜਮਾਤੀ ਸੈਘਰਸ਼ ਦਾ 
ਖਾਤਮਾ ਸੈਭਵ ਹੋ ਸਕੇਗਾ। 

ਕਮਿਊਨਿਜ਼ਮ ਦੇ ਪੜਾਅ ਤੱਕ ਜਾਣ ਵਾਲੇ ਸਮਾਜਵਾਦੀ ਸੈਗਰਾਂਦੀ ਦੌਰ 'ਚ 
ਚੀਜ਼ਾਂ ਦੀ ਬਾਜ਼ਾਰ-ਕਦਰ ਕਾਇਮ ਰਹਿੰਦੀ ਹੈ, ਮਾਲ ਅਰਥਚਾਰੇ ਦੀ ਹੋਂਦ ਕਾਇਮ 
ਰਹਿੰਦੀ ਹੈ, ਮੇਡੀ ਅਤੇ ਕਦਰ ਦੇ ਨਿਯਮ ਕੈਮ ਕਰਦੇ ਰਹਿੰਦੇ ਹਨ ਅਤੇ ਲੰਮੇਂ ਸਮੇਂ ਤੱਕ, 
ਕਮਿਊਨਿਜ਼ਮ ਦੇ ਨੇੜੇ ਪਹੁੰਚਣ ਤੱਕ, “ਹਰੇਕ ਨੂੰ ਉਸਦੇ ਕੌਮ ਅਨੁਸਾਰ” ਦਾ ਸਿਧਾਂਤ 
ਲਾਗੂ ਰਹਿੰਦਾ ਹੈ। ਜਾਣੀ, ਮਿਹਨਤ ਦੀ ਜਿਣਸ ਦੇ ਰੂਪ 'ਚ ਹੋਂਦ ਕਾਇਮ ਰਹਿੰਦੀ ਹੈ। 
ਇਸਦੇ ਅਨੁਸਾਰ ਇਸ ਪੂਰੇ ਦੌਰ 'ਚ ਜਮਾਤਾਂ ਮੌਜੂਦ ਰਹਿੰਦੀਆਂ ਹਨ ਅਤੇ ਜਮਾਤੀ 
ਸੈਘਰਸ਼ ਚਲਦਾ ਰਹਿੰਦਾ ਹੈ। ਸਮਾਜਵਾਦ ਦੇ ਇਸ ਪੂਰੇ ਦੌਰ 'ਚ ਉੱਚ ਉਸਾਰ ਦੇ 
ਧਰਾਤਲ 'ਤੇ ਮੌਜੂਦ ਜਮਾਤੀ ਧਾਰਾਵਾਂ-ਪ੍ਰਵ੍੍‌ਤੀਆਂ ਵੀ ਕਮਿਊਨਿਜ਼ਮ ਵੱਲ ਪ੍ਰਗਤੀ ਦੀ 
ਦਿਸ਼ਾ ਉਲਟਾ ਦੇਣ ਲਈ ਸਰਗਰਮ ਭੌਤਿਕ ਤਾਕਤਾਂ ਦੇ ਰੂਪ ' ਚ ਲੰਮੇਂ ਸਮੇਂ ਤੱਕ ਮੌਜੂਦ 
ਰਹਿੰਦੀਆਂ ਹਨ। 

ਸਮਾਜਵਾਦ ਦੇ ਸੈਸਥਾਪਕ ਅਤੇ ਮਜ਼ਦੂਰ ਜਮਾਤ ਦੇ ਆਗ, ਸਮਾਜਵਾਦ ਦੀਆਂ 
ਇਹਨਾਂ ਸਮੱਸਿਆਵਾਂ ਦੀ ਚਰਚਾ ਮਾਰਕਸਵਾਦ ਦੇ ਜਨਮ ਦੇ ਆਰੈਭਿਕ ਦੌਰ ਤੋਂ ਹੀ 
ਕਰਦੇ ਰਹੇ ਹਨ ਅਤੇ ਇਸਦੇ ਵਿਕਾਸ ਅਤੇ ਪ੍ਯੋਗਾਂ ਦੇ ਅਨੁਭਵਾਂ ਤੋਂ ਅਮੀਰ ਹੋਣ ਦੇ 
ਨਾਲ ਹੀ ਉਹਨਾਂ ਦੀ ਸਮਝ ਜਿਆਦਾ ਠੋਸ, ਡੂੰਘੀ ਅਤੇ ਵਿਆਪਕ ਹੁੰਦੀ ਚਲੀ ਗਈ। 
ਮਾਰਕਸ ਅਤੇ ਏਂਗਲਜ਼ ਨੇ ਸਮਾਜਵਾਦ ਨੂੰ ਇਕ ਔਤਿਮ ਟੀਚੇ ਦੀ ਬਜਾਇ,'ਜਮਾਤੀ 
ਵਖਰੇਵਿਆਂ ਦੇ ਖਾਤਮੇ ਲਈ ਜਰੂਰੀ” ਸੈਗਰਾਂਦੀ ਨੁਕਤੇ ਦੇ ਰੂਪ 'ਚ ਰੇਖਾਂਕਿਤ ਕੀਤਾ । 
1850 ਵਿਚ ਹੀ ਮਾਰਕਸ ਨੇ ਆਪਣੀ ਕਲਾਸਕੀ ਰਚਨਾ “ਫਰਾਂਸ `ਚ ਜਮਾਤੀ ਸੈਘਰਸ਼ 
1848-1850” ਵਿਚ ਅਤਿਅਤ ਗੀਭੀਰ ਢੰਗ ਨਾਲ ਸਮਾਜਵਾਦ ਦੇ ਬੁਨਿਆਦੀ ਲੱਛਣਾਂ 
ਨੂੰ ਰੇਖਾਂਕਿਤ ਕਰ ਦਿੱਤਾ ਸੀ,“ਇਹ ਸਮਾਜਵਾਦੀ ਇਨਕਲਾਬ ਦੇ ਸਥਾਈਪਣ ਦਾ ਐਲਾਨ 
ਹੈ, ਇਹ ਆਮ ਤੌਰ ਤੇ ਜਮਾਤੀ ਵਖਰੇਵਿਆਂ ਦੇ ਖਾਤਮੇ ਅਤੇ ਜਿਨ੍ਹਾਂ ਪੈਦਾਵਾਰੀ ਸੰਬੰਧਾਂ ਤੇ 
ਇਹ ਜਮਾਤੀ ਵਖਰੇਵੇਂ ਆਧਾਰਿਤ ਹਨ, ਉਹਨਾਂ ਦੇ ਖਾਤਮੇ ਅਤੇ ਇਹਨਾਂ ਪੈਦਾਵਾਰੀ 
ਸਬੋਧਾਂ ਦੇ ਅਨੁਸਾਰੀ ਸਾਰੇ ਸਮਾਜਿਕ ਸੈਬਧਾਂ ਦੇ ਖਾਤਮੇ ਅਤੇ ਇਹਨਾਂ ਸਮਾਜਿਕ ਸੰਬੋਧਾਂ ਤੋਂ 
ਪੈਦਾ ਹੋਏ ਸਾਰੇ ਵਿਚਾਰਾਂ ਦੇ ਇਨਕਲਾਬੀਕਰਨ ਦੇ ਜਰੂਰੀ ਸੈਗਰਾਂਦੀ ਨੁਕਤੇ ਦੇ ਰੂਪ "ਚ 

(18) 


5।। 58000 4800 5॥10। 0 €00॥ ੧੧81085॥0॥੫/60118.60।। 


ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਹੈ।” 1857 ਵਿਚ ਗੋਥਾ ਪ੍ਰੋਗਰਾਮ ਦੀ ਅਲੋਚਨਾ 
ਕਰਦੇ ਹੋਏ ਮਾਰਕਸ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ “ਮੂੰਜੀਵਾਦੀ ਅਤੇ 
ਕਮਿਊਨਿਸਟ ਸਮਾਜ ਦਰਮਿਆਨ ਇਕ ਦੂਸਰੇ ਵਿਚ ਇਨਕਲਾਬੀ ਰੂਪ ਬਦਲੀ ਦਾ ਦੌਰ 
ਮੌਜੂਦ ਰਹਿੰਦਾ ਹੈ, ਜਿਸ ਦੌਰਾਨ ਰਾਜ ਕੇਵਲ ਮਜ਼ਦੂਰਾਂ ਦੀ ਇਨਕਲਾਬੀ ਤਾਨਾਸ਼ਾਹੀ ਹੀ ਹੋ 
ਸਕਦਾ ਹੈ।” ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਸਥਾਪਿਤ ਹੋਣ ਦਾ ਇਹ ਮਤਲਬ 
ਬਿਲਕੁਲ ਨਹੀਂ ਹੈ ਕਿ ਲੋਟੂ ਜਮਾਤਾਂ ਦੀ ਹੋਂਦ ਖਤਮ ਹੋ ਜਾਵੇਗੀ। ਲੇਨਿਨ ਨੇ ਇਸ ਨੂੰ 
ਵਾਰ-ਵਾਰ ਰੇਖਾਂਕਿਤ ਕੀਤਾ ਹੈ। ਲੋਨਿਨ ਅਨੁਸਾਰ, “ਮਜ਼ਦੂਰ ਜਮਾਤ ਦੀ ਤਾਨਾਸ਼ਾਹੀ 
ਜਮਾਤੀ ਸੈਘਰਸ਼ ਦਾ ਔਤ ਨਹੀਂ ਸਗੋਂ ਇਸ ਦਾ ਨਵੇਂ` ਰੂਪਾਂ ਵਿਚ ਜਾਰੀ ਰਹਿਣਾ ਹੈ। 
ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਇੱਕ ਅਜਿਹੀ ਮਜ਼ਦੂਰ ਜਮਾਤ ਦੁਆਰਾ ਚਲਾਇਆ ਜਾਣ 
ਵਾਲਾ ਜਮਾਤੀ ਸੈਘਰਸ਼ ਹੈ ਜੋ ਜੇਤੂ ਹੋਈ ਹੈ ਅਤੇ ਜਿਸਨੇ ਅਜਿਹੀ ਸਰਮਾਏਦਾਰ ਜਮਾਤ ਦੇ 
ਖਿਲਾਫ ਰਾਜਸੀ ਸੱਤਾ ਆਪਣੇ ਹੱਥਾਂ 'ਚ ਲੈ ਲਈ ਹੈ, ਜੋ ਹਾਰ ਗਈ ਹੈ ਪਰ ਖਤਮ ਨਹੀਂ 
ਹੋਈ, ਅਜਿਹਾ ਪੂੰਜੀਪਤੀ ਜੋ ਖਤਮ ਨਹੀਂ ਹੋਇਆ ਹੈ, ਜਿਸਨੇ ਵਿਰੋਧ ਕਰਨਾ ਬੈਦ ਨਹੀਂ 
ਕੀਤਾ ਹੈ, ਸਗੋਂ ਆਪਣੇ ਵਿਰੋਧ ਨੂੰ ਤਿੱਖਾ ਕਰ ਦਿੱਤਾ ਹੈ (“ਆਜ਼ਾਦੀ ਅਤੇ ਸਮਾਨਤਾ ਦੇ 
ਨਾਰਿਆਂ ਨਾਲ ਜਨਤਾ ਨਾਲ ਧੋਖਾ”! ਨਾਮੀ ਪ੍ਰਕਾਸ਼ਿਤ ਭਾਸ਼ਣ ਦੀ ਭੂਮਿਕਾ।) ਇਸ ਪੂਰੇ 
ਮੱਦੇ ਤੇ ਹੋਰ ਥਾਂ ਲੈਨਿਨ ਕਹਿੰਦੇ ਹਨ,“ਧੂਜੀਵਾਦ ਤੋਂ ਕਮਿਊਨਿਜ਼ਮ ਤੱਕ ਸੈਗਰਾਂਦੀ ਦੌਰ 
ਇਕ ਪੂਰੇ ਇਤਿਹਾਸਿਕ ਯੁੱਗ ਦੀ ਪ੍ਰਤੀਨਿਧਤਾ ਕਰਦਾ ਹੈ। ਜਦੋਂ ਤੱਕ ਇਹ ਯੁੱਗ ਖਤਮ 
ਨਹੀਂ ਹੋ ਜਾਂਦਾ, ਤਦ ਤੱਕ ਲੁਟੇਰੇ ਮੁੜ ਬਹਾਲੀ ਦੀ ਉਮੀਦ ਜਰੂਰ ਹੀ ਪਾਲੀ ਰੱਖਦੇ ਹਨ 
ਅਤੇ ਇਹੀ ਉਮੀਦ, ਮੁੜ ਬਹਾਲੀ ਦੇ ਯਤਨਾਂ 'ਚ ਬਦਲ ਜਾਂਦੀ ਹੈ।” ਅੱਗੇ ਉਹ ਕਹਿੰਦੇ 
ਹਨ, “ਜਮਾਤਾਂ ਦਾ ਖਾਤਮਾ ਇਕ ਲੰਮੇਂ, ਅੱਖੇ ਅਤੇ ਗੁੰਝਲਦਾਰ ਜਮਾਤੀ ਸੈਘਰਸ਼ ਦੀ ਮਗ 
ਕਰਦਾ ਹੈ, ਜੋ ਪੂੰਜੀ ਦੀ ਸੱਤ੍ਹਾ ਨੂੰ ਪੁੱਟ ਸੁੱਟਣ ਦੇ ਬਾਅਦ, ਬੁਰਜੂਆ ਰਾਜ ਦੇ ਵਿਨਾਸ਼ ਦੇ 
ਬਾਅਦ ਅਤੇ ਪ੍ਰੋਲੇਤਾਰੀ ਤਾਨਾਸ਼ਾਹੀ ਦੇ ਸਥਾਪਿਤ ਹੋ ਜਾਣ ਦੇ ਬਾਅਦ ਖਤਮ ਨਹੀਂ ਹੋ 
ਜਾਂਦਾ । (ਜਿਵੇਂ ਕਿ ਪੁਰਾਣੇ ਸਮਾਜਵਾਦ ਅਤੇ ਪੁਰਾਣੀ ਸਮਾਜਿਕ ਜਮਹੂਰੀਅਤ ਦੇ ਪ੍ਰਤੀਨਿਧੀ 
ਕਲਪਨਾ ਕਰਦੇ ਹਨ) ਬਲਕਿ ਸਿਰਫ ਆਪਣਾ ਰੂਪ ਬਦਲ ਲੈਂਦਾ ਹੈ ਅਤੇ ਕਈ ਅਰਥਾਂ "ਚ 
ਤਾਂ ਜ਼ਿਆਦਾ ਪ੍ਰਚੰਡ ਵੀ ਹੋ ਜਾਂਦਾ ਹੈ।” ਲੇਨਿਨ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਪੂੰਜੀਵਾਦ ਤੋਂ 
ਕਮਿਊਨਿਜ਼ਮ ਦਾ ਸੈਗਰਾਂਦੀ ਦੌਰ “ਲਾਜ਼ਮੀ, ਅਭੂਤਪੂਰਵ ਤਿੱਖੇ ਰੂਪਾਂ `ਚ ਜਾਰੀ ਅਭੂਤਪੂਰਵ 
ਹਿੰਸਾਤਮਕ ਜਮਾਤੀ ਸੈਘਰਸ਼ ਦਾ ਦੌਰ ਹੈ।” (ਰਾਜ ਅਤੇ ਇਨਕਲਾਬ) 

ਰੂਸ ਵਿਚ ਸਮਾਜਵਾਦੀ ਪ੍ਰਯੋਗਾਂ ਦੇ ਨਾਂਹ ਪੱਖੀ-ਹਾਂ ਪੱਖੀ ਤਜਰਬਿਆਂ ਅਤੇ ਚੀਨ 
ਵਿਚ ਇਨਕਲਾਬ ਦੇ ਬਾਅਦ ਜਾਰੀ ਪ੍ਰਯੋਗਾਂ ਅਤੇ ਸੈਘਰਸ਼ਾਂ ਦੇ ਅਧਿਐਨ ਦੇ ਆਧਾਰ ਤੇ 
ਮਾਓ ਨੇ 1962 ਵਿਚ ਸਮਾਜਵਾਦੀ ਸਮਾਜ ਵਿਚ ਜਮਾਤੀ ਸੈਘਰਸ਼ ਦੀ ਮੌਜੂਦਗੀ ਅਤੇ 
ਪੂੰਜੀਵਾਦੀ ਮੁੜ ਬਹਾਲੀ ਦੇ ਖਤਰੇ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ, “ਸਮਾਜਵਾਦੀ 
ਸਮਾਜ ਦੀ ਕਾਫ਼ੀ ਲੰਬੀ ਇਤਿਹਾਸਿਕ ਉਮਰ ਹੁੰਦੀ ਹੈ । ਸਮਾਜਵਾਦ ਦੇ ਇਸ ਪੂਰੇ ਇਤਿਹਾਸਿਕ 
ਦੌਰ ਵਿਚ ਜਮਾਤਾਂ, ਜਮਾਤੀ ਵਿਰੋਧਤਾਈਆਂ ਜਮਾਤੀ ਸੈਘਰਸ਼ ਮੌਜੂਦ ਰਹਿੰਦੇ ਹਨ, 
ਸਮਾਜਵਾਦੀ ਰਸਤੇ ਅਤੇ ਪੂਜੀਵਾਦੀ ਰਸਤੇ ਦੇ ਵਿਚਾਲੇ ਜਮਾਤੀ ਸੈਘਰਸ਼ ਜਾਰੀ ਰਹਿੰਦਾ 

(19) 


5।। 58000 4800 5॥10। 0 ੬00੧ ੧੧81085॥0॥੫960118.60।। 


ਹੈ ਅਤੇ ਪੂੰਜੀਵਾਦੀ ਮੁੜਬਹਾਲੀ ਦਾ ਖ਼ਤਰਾ ਬਣਿਆ ਰਹਿੰਦਾ ਹੈ । ਸਾਨੂੰ ਇਸ ਸੈਘਰਸ਼ ਦੇ 
ਲਮਕਵੇਂ ਅਤੇ ਗੁੰਝਲਦਾਰ ਖਾਸੇ ਤੋਂ ਜਾਣੂ ਹੋਣਾ ਪਵੇਗਾ । ਸਾਨੂੰ ਆਪਣੀ ਚੌਕਸੀ ਉੱਨਤ 
ਸਮਝਣਾ ਅਤੇ ਸੋਚਾਲਿਤ ਕਰਨਾ ਚਾਹੀਦਾ ਹੈ । ਨਹੀਂ ਤਾਂ ਸਾਡੇ ਦੇਸ਼ ਵਰਗਾ ਇੱਕ 
ਸਮਾਜਵਾਦੀ ਦੇਸ਼ ਆਪਣੇ ਉਲਟ ਵਿਚ ਬਦਲ ਜਾਵੇਗਾ ਅਤੇ ਨਿੱਘਰ ਜਾਵੇਗਾ ਅਤੇ 
ਪੂਜੀਵਾਦ ਦੀ ਮੁੜਬਹਾਲੀ ਹੋ ਜਾਵੇਗੀ। ਹੁਣ ਤੋਂ ਹੀ ਹਰ ਸਾਲ, ਹਰ ਮਹੀਨੇ, ਹਰ ਦਿਨ 
ਆਪਣੇ ਆਪ ਨੂੰ ਇਹ ਯਾਦ ਦਿਵਾਉਣਾ ਚਾਹੀਦਾ ਹੈ, ਤਾਂ ਕਿ ਅਸੀਂ ਸਮੱਸਿਆ ਦੇ ਮੁਕਾਬਲੇ 
ਰੀਭੀਰ ਸਮਝ ਨੂੰ ਬਣਾਈ ਰੱਖ ਸਕੀਏ ਅਤੇ ਇੱਕ ਮਾਰਕਸਵਾਦੀ-ਲੈਨਿਨਵਾਦੀ ਲੀਹ 
ਅਪਣਾ ਸਕੀਏ ।” 

ਆਓ, ਹੁਣ ਅਸੀਂ ਇਹ ਦੇਖਣ ਦਾ ਯਤਨ ਕਰੀਏ ਕਿ ਕਿਵੇਂ ਸਮਾਜਵਾਦੀ ਸਮਾਜ 
ਦੇ ਬੁਨਿਆਦੀ, ਆਰਥਿਕ ਢਾਂਚੇ ਅਤੇ ਉੱਚ-ਉਸਾਰ ਦੀ ਅਤਰ-ਰਚਨਾ ਵਿਚ ਉਹ ਤੱਤ 
ਮੌਜੂਦ ਹੁੰਦੇ ਹਨ ਜੋ ਇਸ ਦੌਰ `ਚ ਜਮਾਤੀ ਸੈਘਰਸ਼ ਦੇ ਲਮਕਵੇਂ ਖਾਸੇ ਕਾਰਨ ਹੁੰਦੇ ਹਨ 
ਅਤੇ ਜਿਨ੍ਹਾਂ ਕਾਰਨ ਕਾਫ਼ੀ ਲੰਬੇ ਸਮੇਂ ਤੱਕ ਪੂਜੀਵਾਦੀ ਮੁੜ ਬਹਾਲੀ ਦੀ ਸੈਭਾਵਨਾ ਬਣੀ 
ਰਹਿੰਦੀ ਹੈ। 

ਸਮਾਜਵਾਦੀ ਸਮਾਜ ਵਿਚ ਵਿਕਾਸ ਦੇ ਆਰੋਰਭਿਕ ਪੜਾਵਾਂ ਦੇ ਗੁਜ਼ਰਨ ਤੋ 
ਬਾਅਦ ਸਮੂਹਿਕ ਮਾਲਕੀ ਦਾ ਪ੍ਰਬੰਧ, ਨਿੱਜੀ ਮਾਲਕੀ ਦਾ ਸਥਾਨ ਲੈ ਲੈਂਦਾ ਹੈ ਅਤੇ 
ਜਨਤਾ ਸਮਾਜ ਦੀ ਮਾਲਕ ਬਣ ਜਾਂਦੀ ਹੈ। ਮਾਰਕਸਵਾਦ ਦੀ ਸਿੱਖਿਆ ਅਤੇ ਅਮਲ 
ਹੌਲੀ-ਹੌਲੀ ਪੁਰਾਣੇ ਸਮਾਜ ਦੀ ਭੰਤਿਕ-ਆਤਮਿਕ ਜਕੜ ਤੋਂ ਮੁਕਤ ਕਰਕੇ ਪੂਰੀ ਜਨਤਾ 
ਨੂੰ ਕਮਿਊਨਿਜ਼ਮ ਦੀ ਦਿਸ਼ਾ ਵਿਚ ਅੱਗੇ ਵਧਾਉਂਦਾ ਹੈ। ਇਹਨਾਂ ਅਰਥਾਂ ਵਿਚ 
ਸਮਾਜਵਾਦੀ ਸਮਾਜ ਕਮਿਊਨਿਸਟ ਸਮਾਜ ਦਾ ਆਰੈਭਿਕ ਪੜਾਅ ਹੈ, ਪਰ “ਇਹ 
ਆਪਣੀ ਖੁਦ ਦੀ ਬੁਨਿਆਦੀ ਤੇ ਵਿਕਸਿਤ ਨਹੀਂ ਹੈ। ਇਸ ਦੇ ਉਲਟ ਇਹ ਪੂੰਜੀਵਾਦੀ 
ਸਮਾਜ 'ਚੋਂ ਅਜੇ ਪੇਦਾ ਹੀ ਹੋਇਆ ਹੁੰਦਾ ਹੈ। ਇਸ ਲਈ ਜਿਸ ਪੁਰਾਣੇ ਸਮਾਜ ਵਿਚ 
ਇਸ ਦਾ ਜਨਮ ਹੋਇਆ ਹੁੰਦਾ ਹੈ, ਉਸਦੇ ਚਿੰਨ੍ਹ ਇਸਦੇ ਉੱਪਰ ਆਰਥਿਕ, ਨੈਤਿਕ, 
ਵਿਚਾਰਧਾਰਕ ਪੱਖਾਂ ਵਿਚ ਅਜੇ ਵੀ ਦੇਖੇ ਜਾ ਸਕਦੇ ਹਨ । (ਮਾਰਕਸ, “ਗੋਥਾ ਪ੍ਰੋਗਰਾਮ 
ਦੀ ਅਲੋਚਨਾ) ਸਮਾਜਵਾਦੀ ਸਮਾਜ ਦੇ ਵੱਖ-ਵੱਖ ਪੱਖਾਂ ਅਤੇ ਅਯਾਮਾਂ ਤੇ ਉਸ ਦੀ 
ਸਿਆਸਤ, ਉਸਦੇ ਅਰਥਚਾਰੇ ਅਤੇ ਉਸਦੀ ਵਿਚਾਰਧਾਰਾ ਤੇ, ਬੁਰਜੂਆਜ਼ੀ ਅਤੇ ਸਾਰੀਆਂ 
ਲੋਟੂ ਜਮਾਤਾਂ ਦੇ ਸੱਤ੍ਰਾਹੀਣ ਕੀਤੇ ਜਾਣ ਦੇ ਬਾਵਜੂਦ ਉਹਨਾਂ ਦੇ ਪ੍ਰਭਾਵ ਬਚੇ ਰਹਿੰਦੇ 
ਹਨ ਅਤੇ ਇਥੋਂ ਤੱਕ ਕਿ ਲੰਬੇ ਸਮੇਂ ਤੱਕ ਉਹਨਾਂ ਜਮਾਤਾਂ ਦੀ ਭੌਤਿਕ ਮੌਜੂਦਗੀ ਵੀ ਬਣੀ 
ਰਹਿੰਦੀ ਹੈ ਅਤੇ ਨਵੇਂ ਸਿਰੇ ਤੋਂ ਉਹਨਾਂ ਦੇ ਪੈਦਾ ਹੁੰਦੇ ਰਹਿਣ ਦੀ ਪ੍ਰਕ੍ਰਿਆ ਵੀ ਹੋਲੀ-ਹੋਲੀ 
ਲੰਬੇ ਸਮੇਂ ਦੇ ਬਾਅਦ ਹੀ ਖਤਮ ਹੋ ਸਕਦੀ ਹੈ। ਇਸ ਲਈ ਸਮਾਜਵਾਦ ਦਾ ਪੂਰਾ 
ਇਤਿਹਾਸਿਕ ਪੜਾਅ “ਨਿੱਘਰ ਰਹੇ ਪੂੰਜੀਵਾਦ ਅਤੇ ਉੱਭਰਦੇ ਕਮਿਊਨਿਜ਼ਮ ਦੇ ਵਿਚਕਾਰ 
ਸੈਘਰਸ਼ ਦਾ ਦੌਰ ਹੁੰਦਾ ਹੈ'(ਲੈਨਿਨ ਮਜ਼ਦੂਰ ਤਾਨਾਸ਼ਾਹੀ ਦੇ ਯੁੱਗ ਵਿਚ ਅਰਥਨੀਤੀ 

(20) 


5।। 58000 4800 5॥10। 0 €00॥ ੧੧81085॥0॥੫/60118.60।। 


ਅਤੇ ਰਾਜਨੀਤੀ) 

ਸਮਾਜਵਾਦੀ ਦੌਰ ਵਿਚ ਇੱਕ ਨਿਸ਼ਚਿਤ ਸਮੇਂ ਤੱਕ ਗੈਰ ਸਮਾਜਵਾਦੀ ਪੈਦਾਵਾਰੀ 
ਸਬੋਧਾਂ ਦੀ ਹੋਂਦ ਬਣੀ ਰਹਿੰਦੀ ਹੈ। ਉਦਾਹਰਣ ਦੇ ਤੌਰ ਤੇ, ਮਾਲਕੀ ਦੇ ਢਾਂਚੇ ਨੂੰ ਹੀ 
ਲਈਏ । ਮਜ਼ਦੂਰ ਜਮਾਤ ਦੇ ਹੱਥਾਂ 'ਚ ਸੱਤ੍ਰਾ ਆਉਂਦੇ ਹੀ ਨਿੱਜੀ ਮਾਲਕੀ ਦਾ ਪੂਰੀ ਤਰ੍ਹਾਂ 
ਖਾਤਮਾ ਨਹੀਂ ਹੋ ਜਾਂਦਾ। ਸਮੂਹਿਕ ਮਾਲਕੀ ਦੇ ਸਮਾਜਵਾਦੀ ਢਾਂਚੇ ਦੇ ਨਾਲ ਹੀ ਲੰਬੇ 
ਸਮੇਂ ਤੱਕ ਪੂੰਜੀਵਾਦੀ ਨਿਜੀ ਮਾਲਕੀ ਦੇ ਛੋਟੇ-ਛੋਟੇ ਰੂਪਾਂ ਅਤੇ ਲੁੱਟ ਦੀ ਹੋਂਦ ਕਾਇਮ 
ਰਹਿੰਦੀ ਹੈ, ਉਦਲੋਗਾਂ ਅਤੇ ਖੇਤੀ `ਚ ਛੋਟੀ ਮਾਲਕੀ ਕਾਇਮ ਰਹਿੰਦੀ ਹੈ, ਸਹਿਕਾਰੀ ਖੇਤੀ 
ਦਾ ਸਾਰ ਵੀ ਪੂੰਜੀਵਾਦੀ ਹੀ ਹੁੰਦਾ ਹੈ ਅਤੇ ਪਹਿਲਾਂ ਤੋਂ ਹੀ ਨਿਰਧਾਰਿਤ ਬੁਰਜੂਆ ਹਿੱਤਾਂ 
ਦੇ ਖਾਤਮੇ ਦੇ ਬਾਅਦ ਵੀ ਧਿਡਾਂ ਅਤੇ ਸ਼ਹਿਰਾਂ `ਚ ਵਿਅਕਤੀਗਤ ਅਰਥਚਾਰੇ ਦੀ 
ਰਹਿੰਦ-ਖੂਹਦ ਬਚੀ ਰਹਿੰਦੀ ਹੈ। ਵਿਅਕਤੀਆਂ ਦਰਮਿਆਨ ਸੈਬੰਧਾਂ ਦੇ ਸੈਦਰਭ `ਚ 
ਪੂੰਜੀਵਾਦੀ ਪੈਦਾਵਾਰੀ ਸੰਬੈਧਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਜਮਾਤਾਂ ਅਤੇ 
ਮਿਹਨਤਕਸ਼ ਜਨਤਾ ਵਿੱਚ ਵਿਰੋਧ ਵੀ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ। ਵਿਅਕਤੀਗਤ 
ਉਪਭੋਗਤਾ ਵਸਤਾਂ ਦੀ ਵੰਡ ਦੇ ਸੈਦਰਭ 'ਚ ਪੂੰਜੀਪਤੀਆਂ ਅਤੇ ਬੁਰਜੂਆ ਮਾਹਿਰਾਂ ਨੂੰ 
ਦਿੱਤੀਆਂ ਜਾਣ ਵਾਲੀਆਂ ਉੱਚੀਆਂ ਤਨਖਾਹਾਂ ਕਾਇਮ ਰਹਿੰਦੀਆਂ ਹਨ। ਇਹ ਸਾਰੇ 
ਗੈਰ ਸਮਾਜਵਾਦੀ ਪੈਦਾਵਾਰੀ ਸੈਬੈਧ, ਨਾ ਕੇਵਲ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ `ਚ 
ਰੁਕਾਵਟ ਬਣੇ ਰਹਿੰਦੇ ਹਨ, ਸਗੋਂ ਸਮਾਜਵਾਦੀ ਪੈਦਾਵਾਰੀ ਸੰਬਧਾਂ ਦੇ ਨਾਲ ਉਹਨਾਂ ਦੀ 
ਵਿਰੋਧਤਾਈ ਕਾਇਮ ਰਹਿੰਦੀ ਹੈ। ਇਸ ਲਈ ਲੈਨਿਨ ਨੇ ਕਿਹਾ ਹੈ ਕਿ ਪੂੰਜੀਵਾਦੀ ਮੁੜ 
ਬਹਾਲੀ ਦਾ ਖਤਰਾ ਕੇਵਲ ਆਪਣੇ ਗਵਾਚੇ ਹੋਏ “ਸਵਰਗ” ਦੀ ਪ੍ਰਾਪਤੀ ਲਈ ਯਤਨਸ਼ੀਲ 
ਪੁਰਾਣੀਆਂ ਲੋਟੂ ਜਮਾਤਾਂ ਵੱਲੋਂ, ਬੁਰਜੂਆਜ਼ੀ ਦੇ ਕੌਮਾਂਤਰੀ ਸੈਬੋਧਾਂ ਵੱਲੋਂ, ਕੌਮਾਂਤਰੀ ਪੂਜੀ 
ਦੀ ਤਾਕਤ ਵੱਲੋਂ ਹੀ ਨਹੀਂ ਸਗੋਂ ਉਹਨਾਂ ਬੁਰਜੂਆ ਤੱਤਾਂ ਅਤੇ ਉਸ ਪੂੰਜੀਵਾਦ ਵੱਲੋਂ ਵੀ 
ਹੈ ਜੋ ਛੋਟੇ ਪੈਮਾਨੇ 'ਤੇ ਪੂੰਜੀਵਾਦੀ ਪੈਦਾਵਾਰ ਦੁਆਰਾ ਪ੍ਰਤੀ ਦਿਨ, ਪ੍ਰਤੀਘੰਟਾ, ਲਗਾਤਾਰ 
ਚਾਰੇ ਪਾਸੇ ਤੀਬਰਤਾ ਨਾਲ ਪੈਦਾ ਹੁੰਦਾ ਰਹਿੰਦਾ ਹੈ। ( (ਵਿਸ਼ੇਸ਼ ਰੂਪ `ਚ ਲੈਨਿਨ,ਖੱਬੇਪੱਖੀ 
ਕਮਿਊਨਿਜ਼ਮ ਇੱਕ ਬਚਕਾਨਾ ਰੋਗ, ਸੋਵੀਅਤ ਸਰਕਾਰ ਦੇ ਫ਼ੌਰੀ ਮਸਲੇ, ਮਜ਼ਦੂਰ 
ਤਾਨਾਸ਼ਾਹੀ ਦੇ ਯੁੱਗ 'ਚ ਅਰਥਨੀਤੀ ਅਤੇ ਰਾਜਨੀਤੀ )) ਪ੍ਰਯੋਗਾਂ ਦੇ ਤਜ਼ਰਬੇ ਦੇ ਆਧਾਰ 
ਤੇ ਮਾਓ ਨੇ ਵੀ ਇਸ ਸੱਚਾਈ ਨੂੰ ਅਨੇਕ ਵਾਰ ਰੇਖਾਂਕਿਤ ਕੀਤਾ । ਸਮਾਜਵਾਦੀ ਢਾਂਚੇ ਦੇ 
ਅਤਰਗਤ ਸਮਾਜ 'ਚ ਲੰਬੇ ਸਮੇਂ ਤੱਕ ਇੱਕੋ ਹੀ ਸਮੇਂ ਕਈ ਤਰ੍ਹਾਂ ਦੀਆਂ ਸਮਾਜਿਕ- 
ਆਰਥਿਕ ਸੈਰਚਨਾਵਾਂ ਬਣੀਆਂ ਰਹਿੰਦੀਆਂ ਹਨ । ਲੈਨਿਨ ਨੇ 1921 'ਚ ਪ੍ਰੋਲੇਤਾਰੀ ਦੀ 
ਤਾਨਾਸ਼ਾਹੀ ਤਹਿਤ ਇੱਕੋ ਹੀ ਸਮੇਂ ਪਜ ਸਮਾਜਿਕ-ਆਰਥਿਕ ਸੈਰਚਨਾਵਾਂ ਦੀ ਮੌਜੂਦਗੀ 
ਦਾ ਵਰਣਨ ਕੀਤਾ ਸੀ। 
ਦੀ ਹੋਂਦ ਤੋਂ ਵੀ ਅਹਿਮ ਸਵਾਲ ਇਹ ਹੈ ਕਿ ਸਮਾਜਵਾਦੀ ਪੈਦਾਵਾਰੀ ਸੈਬੋਧਾਂ ਅਤੇ 
ਸਮਾਜਵਾਦੀ ਸਾਰਵਜਨਿਕ ਮਾਲਕੀ ਦੇ ਢਾਂਚੇ ਜੇ ਨਿਰਣਾਇਕ ਰੂਪ 'ਚ ਸਥਾਪਿਤ ਹੋਣ 
ਦੇ ਬਾਅਦ ਵੀ ਜਿਨਸ ਅਰਥਚਾਰਾ ਬਣਿਆ ਰਹਿੰਦਾ ਹੈ, ਬੁਰਜੂਆ ਅਧਿਕਾਰ ਬਣੇ 


(21) 


5।। 58000 4800 5॥10। 0 €00॥ ੧੧81085॥0॥੫960118.60।। 


ਰਹਿੰਦੇ ਹਨ, ਨਵੇਂ ਬੁਰਜੂਆ ਤੱਤਾਂ ਦੇ ਪੈਦਾ ਹੋਣ ਦੀ ਜ਼ਮੀਨ ਮੌਜੂਦ ਰਹਿੰਦੀ ਹੈ, ਕਦਰ ਦੇ 
ਨਿਯਮ ਮੌਜੂਦ ਰਹਿੰਦੇ ਹਨ, ਜਮਾਤੀ ਸੈਘਰਸ਼ ਜਾਰੀ ਰਹਿੰਦਾ ਹੈ ਅਤੇ ਇਸ ਪ੍ਰਕਾਰ 
ਪੂੰਜੀਵਾਦੀ ਮੁੜ ਬਹਾਲੀ ਦਾ ਬਾਹਰਮੁੱਖੀ ਆਧਾਰ ਮੌਜੂਦ ਰਹਿੰਦਾ ਹੈ। ਇਹ ਸਹੀ ਹੈ ਕਿ 
ਸਮਾਜਵਾਦੀ ਸਮੂਹਿਕ ਮਾਲਕੀ ਦੀ ਸਥਾਪਨਾ ਪੂੰਜੀਵਾਦੀ ਨਿੱਜੀ ਮਾਲਕੀ ਦਾ ਨਿਖੋਧ 
ਹੈ। ਪਰ ਇਸ ਦਾ ਅਰਥ ਇਹ ਬਿਲਕੁਲ ਨਹੀਂ ਹੈ ਕਿ ਮਾਲਕੀ ਦਾ ਸਵਾਲ ਅਤਿਮ ਤੌਰ ਤੇ 
ਹੱਲ ਹੋ ਗਿਆ। ਮਾਓ ਤੋਂ ਵੀ ਪਹਿਲਾਂ ਮਾਰਕਸ ਅਤੇ ਲੈਨਿਨ ਨੇ ਹੀ ਵਾਰ-ਵਾਰ ਇਸ 
ਗੱਲ ਤੇ ਜੋਰ ਦਿੱਤਾ ਸੀ ਅਤੇ ਇਤਿਹਾਸ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਿਰਫ਼ ਮਾਲਕੀ 
ਦੇ ਕਨੂੰਨੀ ਰੂਪਾਂ 'ਚ ਤਬਦੀਲੀ ਹੀ ਜਮਾਤਾਂ ਅਤੇ ਜਮਾਤੀ ਸੈਘਰਸ਼ ਦੀ ਹੋਂਦ ਦੀਆਂ 
ਹਾਲਤਾਂ ਨੂੰ ਖ਼ਤਮ ਕਰਨ ਲਈ ਕਾਫ਼ੀ ਨਹੀਂ ਹੈ। ਇਹਨਾਂ ਹਾਲਤਾਂ ਦਾ ਸੈਬਧ ਮਾਲਕੀ ਦੇ 
ਦੀ ਸਮਾਜਿਕ ਪ੍ਕਿਆ ਦੇ ਰੂਪ ਨਾਲ ਹੈ ਅਤੇ ਉਹਨਾਂ ਸਥਿਤੀਆਂ ਦੇ ਨਾਲ ਹੈ ਜੋ 
ਉਤਪਾਦਕਾਂ ਲਈ ਇਹ ਪ੍ਰਕ੍ਰਿਆ ਤਿਆਰ ਕਰਦੀ ਹੈ। ਪੂੰਜੀਵਾਦੀ ਪੈਦਾਵਾਰੀ ਸੰਬੰਧਾਂ 
ਅਤੇ ਸਰਮਾਏਦਾਰਾਂ ਅਤੇ ਮਜ਼ਦੂਰਾਂ ਦੀ ਵੈਰਪੂਰਨ ਮੌਜੂਦਗੀ ਦੇ ਸਫ਼ਾਏ ਲਈ ਕੇਵਲ 
ਸੈਪਤੀ ਦਾ ਕੌਮੀਕਰਨ ਜਾਂ ਸਮੂਹੀਕਰਨ ਕਾਫ਼ੀ ਨਹੀਂ ਹੈ। ਇਸ ਦੇ ਬਾਅਦ ਵੀ ਧੂੰਜੀਪਤੀ 
ਵੱਖ-ਵੱਖ ਰੂਪਾਂ 'ਚ ਕਾਇਮ ਰਹਿ ਸਕਦਾ ਹੈ ਅਤੇ ਖਾਸ ਤੌਰ ਤੇ ਰਾਜਕੀ ਸਰਮਾਏਦਾਰੀ ਦੇ 
ਰੂਪ 'ਚ ਪੈਦਾ ਹੋ ਸਕਦਾ ਹੈ । ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀ ਇਤਿਹਾਸਿਕ ਭੂਮਿਕਾ 
ਸਿਰਫ ਜਾਇਦਾਦ ਦੇ ਰੂਪ 'ਚ ਬਦਲਾਉ ਲਿਆਉਣ ਦੀ ਹੀ ਨਹੀਂ ਹੈ। ਇਸਦਾ ਅਸਲ 
ਕੌਮ ਵਾਧੂ ਕਦਰ ਹੱੜਪਣ ਦੀ ਸਮਾਜਿਕ ਪ੍ਰਕਿਆ ਦਾ ਗੁੰਝਲਦਾਰ ਅਤੇ ਲਮਕਵਾਂ 
ਪੈਦਾਵਾਰੀ ਪ੍ਰਣਾਲੀ ਵਿੱਚ ਤਬਦੀਲੀ ਨੂੰ ਨਿਸ਼ਚਿਤ ਬਣਾਉਣਾ ਹੈ। 

ਸਮਾਜਵਾਦੀ ਪੈਦਾਵਾਰੀ ਸੈਬੈਧ ਖੁਦ ਵੀ ਇਕ ਨਿਰੈਤਰ ਵਿਕਾਸ ਦੀ ਪ੍ਰਕ੍ਰਿਆ `ਚੋਂ 
ਹੋ ਕੇ ਸੰਪੂਰਨਤਾ ਅਤੇ ਸ਼ੁੱਧਤਾ ਦੀ ਸਥਿਤੀ ਦੀ ਦਿਸ਼ਾ 'ਚ ਅੱਗੇ ਵਧਦੇ ਰਹਿੰਦੇ ਹਨ। 
ਸਮਾਜਵਾਦੀ ਕੌਮੀ ਮਾਲਕੀ ਅਤੇ ਸਮਾਜਵਾਦੀ ਸਮੂਹਿਕ ਮਾਲਕੀ ਦੇ ਵਿਕਾਸ ਅਤੇ 
ਮਜਬੂਤੀਕਰਨ ਦੇ ਪੂਰੇ ਦੌਰ 'ਚ ਮਜ਼ਦੂਰ ਜਮਾਤ ਅਤੇ ਬੁਰਜੁਆਜ਼ੀ ਵਿਚਕਾਰ ਆਰਥਿਕ 
ਅਗਵਾਈ ਲਈ ਸੰਘਰਸ਼ ਦੇ ਜਾਰੀ ਰਹਿਣ ਲਈ ਇਹ ਜਰੂਰੀ ਸ਼ਰਤ ਹੈ ਕਿ ਮਿਹਨਤਕਸ਼ 
ਜਨਤਾ ਦੀ ਛੋਟੇ ਪੈਮਾਨੇ ਦੀ ਸਮਾਜਵਾਦੀ ਸਮੂਹਿਕ ਮਾਲਕੀ, ਵੱਡੇ ਪੈਮਾਨੇ ਦੀ 
ਸਮਾਜਵਾਦੀ ਸਮੂਹਿਕ ਮਾਲਕੀ ਦੇ ਰੂਪ 'ਚ ਅਤੇ ਫਿਰ ਸਮਾਜਵਾਦੀ ਕੌਮੀ ਮਾਲਕੀ ਦੇ 
ਰੂਪ 'ਚ ਰੂਪਾਂਤਰਿਤ ਹੋਣ ਦੀ ਦਿਸ਼ਾ 'ਚ ਲਗਾਤਾਰ ਵਿਕਸਿਤ ਹੋਵੇ। ਸਮੂਹਿਕ ਮਾਲਕੀ 
ਵਾਲੀਆਂ ਆਰਥਿਕ ਇਕਾਈਆਂ (ਜਿਵੇਂ ਸਾਂਝੇ ਖੇਤ) ਸਮੁੱਚੀ ਜਨਤਾ ਦੀ ਜਾਇਦਾਦ 
ਨਹੀਂ ਹੁੰਦੀਆਂ ਅਤੇ ਉਹ ਜਿਣਸਾਂ ਦਾ ਵਟਾਂਦਰਾ ਕਰਦੀਆਂ ਹਨ। ਜਦਕਿ ਕੌਮੀ ਮਾਲਕੀ 
ਵਾਲੀਆਂ ਆਰਥਿਕ ਇਕਾਈਆਂ ਸਮੁੱਚੀ ਜਨਤਾ ਦੀ ਜਾਇਦਾਦ ਹੁੰਦੀਆਂ ਹਨ ਅਤੇ 
ਉਹ ਵਸਤਾਂ ਦਾ ਵਟਾਂਦਰਾ ਕਰਦੀਆਂ ਹਨ । ਇਸ ਤਰ੍ਹਾਂ ਨਿਯੋਤਰਿਤ ਅਤੇ ਸੀਮਿਤ ਹੁੰਦੇ 

(22) 


5।। 58000 4800 5॥10। 0 €00॥ ੧੧81085॥0॥੫/60118.60।। 


ਹੋਏ ਵੀ ਸਮਾਜਵਾਦ ਦੇ ਦੌਰ `ਚ ਲੰਬੇ ਸਮੇਂ ਤਕ ਜਿਣਸਾਂ ਦੀ ਹੋਂਦ ਰਹਿੰਦੀ ਹੈ। 

ਇਥੇ ਇਸ ਕਨੂੰਨੀ ਭਰਮ ਨੂੰ ਵੀ ਸਪੱਸ਼ਟ ਕਰ ਦੇਣਾ ਜਰੂਰੀ ਹੈ ਕਿ ਜਾਇਦਾਦ ਦਾ 
ਕੌਮੀਕਰਨ ਅਤੇ ਜਾਇਦਾਦ ਦਾ ਸਮਾਜੀਕਰਨ ਇਕ ਹੀ ਅਮਲ ਜਾਂ ਆਰਥਿਕ-ਸਮਾਜਿਕ 
ਪ੍ਰਕ੍ਰਿਆ ਹੈ। ਇਸ ਕਨੂੰਨੀ ਭਰਮ ਦਾ ਇਸਤੇਮਾਲ ਆਮ ਤੌਰ ਤੇ ਸੋਧਵਾਦੀ ਆਪਣੀ 
ਵਿਚਾਰਧਾਰਾ ਅਤੇ ਪੂੰਜੀਵਾਦੀ ਮੁੜ ਬਹਾਲੀ ਦੇ ਅਸਲੀ ਚਰਿੱਤਰ ਤੇ ਪਰਦਾ ਪਾਉਣ 
ਲਈ ਕਰਦੇ ਰਹੇ ਹਨ। ਸਮੁੱਚੇ ਰਾਜ ਦੀ ਜਾਇਦਾਦ, ਨਿੱਜੀ ਮਾਲਕੀ ਦਾ ਨਿਖੇਧ ਤਾਂ 
ਹੁੰਦਾ ਹੈ, ਪਰ ਮਾਲਕੀ ਦੇ ਪੂਰੇ ਢਾਂਚੇ ਦਾ ਪੂਰਨ ਨਿਖੇਧ ਨਹੀਂ ਹੁੰਦਾ। ਕੌਮੀਕਰਨ ਦੀ 
ਪ੍ਰਕਿਰਿਆ ਪੂਰੀ ਹੋਣ ਦੇ ਬਾਅਦ ਵੀ ਵਿਅਕਤੀਆਂ ਦਰਮਿਆਨ ਸੰਬੰਧਾਂ ਦੇ ਸੈਦਰਭ ` ਚ 
ਰੈਰ ਬਰਾਬਰੀ ਅਤੇ ਬੁਰਜੂਆ ਅਧਿਕਾਰ ਬਣੇ ਰਹਿੰਦੇ ਹਨ, ਜਿਣਸ ਪੈਦਾਵਾਰ ਦੀ ਹੋਂਦ 
ਵੱਧ ਤੋਂ ਵੱਧ ਸੀਮਿਤ ਅਤੇ ਨਿਯੋਤਰਿਤ ਹੋਣ ਦੇ ਬਾਵਜੂਦ, ਬਣੀ ਰਹਿੰਦੀ ਹੈ ਅਤੇ 
ਉਪਭੋਗ ਦੀ ਸਮੱਗਰੀ ਦੀ ਵੰਡ ਦੇ ਸੈਦਰਭ 'ਚ ਰਾਜ ਦੀ ਭੂਮਿਕਾ ਬਣੀ ਰਹਿੰਦੀ ਹੈ। 
ਸਮਾਜੀਕਰਨ ਇਸ ਤੋਂ ਅਗਲਾ ਪੜਾਅ ਹੈ ਜਦ ਪੈਦਾਵਾਰ ਦੇ ਢਾਂਚੇ ਅਤੇ ਉਪਭੋਗਤਾ 
ਸਮੱਗਰੀ ਦੀ ਵੰਡ ਦੇ ਪ੍ਰਬੋਧ ਨੂੰ ਨਿਧੀਤ੍ਰਿਤ ਕਰਨ ਵਿਚ ਰਾਜ ਦੀ ਭੂਮਿਕਾ ਖਤਮ ਹੋ 
ਜਾਂਦੀ ਹੈ। ਕੌਮੀਕਰਨ ਦੀ ਪ੍ਰਕਿਰਿਆ 'ਚ ਮਜ਼ਦੂਰਾਂ ਦੀ ਰਾਜ ਸੱਤ੍ਰਾ ਦੇ ਸੁਚੇਤ ਯਤਨਾਂ 
ਦੀ ਮੁੱਖ ਭੂਮਿਕਾ ਹੁੰਦੀ ਹੈ, ਜਦਕਿ ਸਮਾਜੀਕਰਨ ਜਮਾਤ ਅਤੇ ਰਾਜ ਦੀ ਇੱਛਾ ਤੋਂ 
ਸੁਤੌਤਰ ਇਕ ਬਾਹਰਮੁੱਖੀ ਸਥਿਤੀ ਹੈ ਜੋ ਪੈਦਾਵਾਰੀ ਸ਼ਕਤੀਆਂ ਦੇ ਨਿਸ਼ਚਿਤ ਵਿਕਾਸ 
ਦੀ ਮਗ ਕਰਦੀ ਹੈ ਜੋ ਪੂਰੇ ਸਮਾਜ ਦੇ ਹਿੱਤ ਵਿੱਚ ਪੈਦਾਵਾਰ ਅਤੇ ਵੰਡ ਨੂੰ ਨਿਸ਼ਚਿਤ ਕਰ 
ਸਕੇ । ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਵਿਚ ਸਮਾਜ ਅਤੇ ਸੱਭਿਆਚਾਰ ਦਾ ਉੱਨਤ 
ਹੋਣਾ ਵੀ ਇਕ ਮਹੱਤਵਪੂਰਨ ਕਾਰਕ ਹੈ ਅਤੇ ਇਸ ਦਾ ਅੱਟੁਟ ਐਗ ਹੈ। 

ਸਮਾਜਵਾਦ ਦੇ ਵਿਕਸਿਤ ਪੜਾਅ ਵੱਲ ਤਬਦੀਲੀ ਦੇ ਨਾਲ ਅਤੇ ਜਾਇਦਾਦ ਦੇ 
ਜ਼ਿਆਦਾ ਤੋਂ ਜ਼ਿਆਦਾ ਸਮਾਜੀਕਰਨ ਹੁੰਦੇ ਜਾਣ ਦੇ ਨਾਲ ਹੀ ਜਿਣਸ ਪੈਦਾਵਾਰ ਦੀ 
ਹੋਂਦ ਸੀਮਿਤ ਅਤੇ ਕੋਟਰੋਲ 'ਚ ਹੁੰਦੀ ਹੋਈ ਲੋਪੀਕਰਨ ਦੀ ਦਿਸ਼ਾ 'ਚ ਅੱਗੇ ਵਧਦੀ ਹੈ। 
ਪਰ ਜਦੋਂ ਤੱਕ ਜਿਣਸ ਪੈਦਾਵਾਰ ਦੀ ਹੋਂਦ ਰਹਿੰਦੀ ਹੈ ਤਦ ਤੱਕ ਸਮਾਜ 'ਚ ਕਿਸੇ ਨਾ 
ਕਿਸੇ ਰੂਪ 'ਚ ਮੋਡੀ ਅਤੇ ਕਦਰ ਦੇ ਨਿਯਮ ਕੌਮ ਕਰਦੇ ਰਹਿੰਦੇ ਹਨ। ਸਮਾਜਵਾਦੀ 
ਪੈਦਾਵਾਰ 'ਚ ਵਿਅਕਤੀਆਂ ਦਰਮਿਆਨ ਸੰਬੰਧਾਂ ਦੇ ਸੈਦਰਭ 'ਚ ਕਿਸਾਨਾਂ ਅਤੇ ਮਜ਼ਦੂਰਾਂ 
ਵਿਚ, ਸ਼ਹਿਰ ਅਤੇ ਪਿੰਡ ਵਿੱਚ,ਅਤੇ ਬੌਧਿਕ ਕਿਰਤ ਅਤੇ ਸਰੀਰਕ ਕਿਰਤ ਵਿੱਚ 
ਅਸਮਾਨਤਾ ਵੀ ਲੰਬੇ ਸਮੇਂ ਤਕ ਬਣੀ ਰਹਿੰਦੀ ਹੈ ਅਤੇ ਪੁਰਾਣੇ ਸਮਾਜ ਦੇ ਬੁਰਜੂਆ 
ਕਾਨੂੰਨੀ ਅਧਿਕਾਰਾਂ ਦੀ ਮੌਜੂਦਗੀ ਵਿਚ ਅਸਮਾਨਤਾਵਾਂ ਵੀ ਪ੍ਰਤੀਬਿਬੰਤ ਹੁੰਦੀਆਂ 
ਰਹਿੰਦੀਆਂ ਹਨ। ਇਸ ਬਾਰੇ ਲੌਨਿਨ ਦੀ ਸਿੱਖਿਆ ਬਿਲਕੁਲ ਸਪੱਸ਼ਟ ਹੈ,“ਜਮਾਤਾਂ ਨੂੰ 
ਪੂਰੀ ਤਰ੍ਹਾਂ ਖਤਮ ਕਰਨ ਲਈ ਕਾਫੀ ਨਹੀਂ ਹੈ ਕਿ ਲੋਟੂ ਜਾਗੀਰਦਾਰਾਂ ਅਤੇ ਪੂੰਜੀਪਤੀਆਂ 
ਦੀ ਸੱੜ੍ਰਾ ਉਖਾੜਦਿੱਤੀ ਜਾਵੇ, ਇਹੀ ਕਾਫ਼ੀ ਨਹੀਂ ਹੈ ਕਿ ਉਹਨਾਂ ਦੇ ਮਾਲਕੀ ਦੇ ਅਧਿਕਾਰ 
ਖੋਹ ਲਏ ਜਾਣ, ਸਗੋਂ ਇਹ ਵੀ ਜਰੂਰੀ ਹੈ ਕਿ ਪੈਦਾਵਾਰ ਦੇ ਸਾਧਨਾਂ ਦੀ ਸਾਰੀ ਨਿੱਜੀ 
ਮਾਲਕੀ ਨੂੰ ਖਤਮ ਕਰ ਦਿਤਾ ਜਾਵੇ ਅਤੇ ਇਹ ਵੀ ਜਰੂਰੀ ਹੈ ਕਿ ਪਿੰਡ ਅਤੇ ਸ਼ਹਿਰ ਦੇ 

(23) 


5।। 58000 4800 5॥10। 0 €00॥ ੧੧81085॥0॥੫960118.60।। 


ਵਿਚ ਅਤੇ ਬੰਧਿਕ ਅਤੇ ਸਰੀਰਕ ਕਿਰਤ ਵਿਚਲਾ ਫਰਕ ਵੀ ਖਤਮ ਕਰ ਦਿੱਤਾ ਜਾਵੇ । 
ਇਹ ਪ੍ਰਕਿਰਿਆ ਕਾਫ਼ੀ ਲੰਬੇ ਸਮੇਂ ਦੀ ਮਗ ਕਰਦੀ ਹੈ।” (ਲੇਨਿਨ-ਇਕ ਮਹਾਨ ਆਰੈਭ 
1919) ਸਮਾਜਵਾਦੀ ਸਮਾਜ 'ਚ ਹੋਣ ਵਾਲੀ ਕਿਰਤ ਦੇ ਅਨੁਸਾਰ ਉਪਭੋਗਤਾ ਸਮੱਗਰੀ 
ਦੀ ਵੰਡ ਵੀ ਇਕ ਬੁਰਜੂਆ ਅਧਿਕਾਰ ਹੈ, ਜੋ ਉਦੋਂ ਤੱਕ ਮੌਜੂਦ ਰਹਿੰਦਾ ਹੈ ਜਦੋਂ ਤੱਕ 
ਪੈਦਾਵਾਰੀ ਸ਼ਕਤੀਆਂ ਦਾ ਵਾਧੂ ਪੈਦਾਵਾਰ ਦੇ ਪੜਾਅ ਤੱਕ ਅਤੇ ਸਮਾਜਵਾਦੀ ਪੈਦਾਵਾਰੀ 
ਸੈਬੈਧਾਂ ਦਾ ਵੱਧ ਤੋਂ ਵੱਧ ਉੱਨਤ ਪੱਧਰ ਤੱਕ ਵਿਕਾਸ ਨਾ ਹੋ ਜਾਵੇ । ਸਮੁੱਚੇ ਅਤੇ ਸ਼ੁੱਧ 
ਅਰਥਾਂ `ਚ ਬੁਰਜੂਆ ਅਧਿਕਾਰਾਂ ਦੀ ਸਮਾਪਤੀ ਤਾਂ ਕੇਵਲ ਤਦ ਹੀ ਹੋ ਸਕਦੀ ਹੈ ਜਦੋਂ 
ਸਾਰੇ ਲੋਕ ਸਮਰੱਥਾ ਅਨੁਸਾਰ ਕੰਮ ਕਰਨ ਦੇ ਬਾਅਦ ਜ਼ਰੂਰਤ ਅਨੁਸਾਰ ਪ੍ਰਾਪਤ ਕਰਨ 
ਲੱਗਣਗੇ । 

ਸਮਾਜਵਾਦੀ ਸਮਾਜ 'ਚ ਬੁਰਜੂਆ ਅਧਿਕਾਰਾਂ ਦੀ ਮੌਜੂਦਗੀ ਦੇ ਵਿਆਪਕ 
ਪ੍ਰਭਾਵ ਦਾ ਵਿਸ਼ਲੇਸ਼ਣ ਮਾਰਕਸ-ਏਂਗਲਜ ਨੇ ਆਰੈਭ ਤੋਂ ਹੀ ਬਹੁਤ ਜ਼ਿਆਦਾ ਮਹੱਤਵ 
ਦੇ ਕੇ ਕੀਤਾ ਹੈ। ਮਾਰਕਸ ਨੇ , “ਗੋਥਾ ਪ੍ਰੋਗਰਾਮ ਦੀ ਅਲੋਚਨਾ” ਵਿੱਚ ਇਸ ਦੀ 
ਵਿਸਥਾਰ ਸਹਿਤ ਚਰਚਾ ਕਰਦੇ ਹੋਏ ਬੁਰਜੂਆ ਅਧਿਕਾਰਾਂ ਨੂੰ ਅਸਮਾਨਤਾ ਦੇ ਅਧਿਕਾਰਾਂ 
ਦੀ ਸੈਗਿਆ ਦਿੱਤੀ ਹੈ। ਡੂਹਰਿਗ ਵਿਰੁੱਧ,” ਵਿਚ ਏਂਗਲਜ਼ ਨੇ ਇਸ ਦੀ ਵਿਸਥਾਰ 
ਨਾਲ ਚਰਚਾ ਕੀਤੀ ਹੈ ਅਤੇ ਲੇਨਿਨ ਨੇ “ਰਾਜ ਅਤੇ ਇਨਕਲਾਬ” 'ਚ ਦੱਸਿਆ ਹੈ ਕਿ 
ਸਮਾਜਵਾਦੀ ਸਮਾਜ 'ਚ ਉਪਭੋਗ ਦੀਆਂ ਵਸਤਾਂ ਦੀ ਵੰਡ ਦੇ ਸੈਦਰਭ ਵਿੱਚ ਬੁਰਜੂਆ 
ਅਧਿਕਾਰਾਂ ਦੀ ਮੌਜੂਦਗੀ ਦਾ ਮਤਲਬ ਬੁਰਜੂਆਜ਼ੀ ਦੇ ਬਰੈਰ ਬੁਰਜੂਆ ਰਾਜ ਦੀ ਮੌਜੂਦਗੀ 
ਹੈ। ਮਾਓ ਨੇ ਚੀਨ 'ਚ ਸਮਾਜਵਾਦ ਦੀ ਚਰਚਾ ਕਰਦੇ ਹੋਏ ਲੈਨਿਨ ਦੇ ਇਸ ਕਥਨ ਦਾ 
ਜਿਕਰ ਕੀਤਾ ਹੈ ਅਤੇ ਕਿਹਾ ਹੈ ਕਿ “ਅਸੀਂ ਖੁਦ ਇੱਕ ਅਜਿਹਾ ਰਾਜ ਖੜ੍ਹਾ ਕੀਤਾ ਹੈ ਜੋ 
ਪੁਰਾਣੇ ਸਮਾਜ ਤੋਂ ਬਹੁਤਾ ਅਲੱਗ ਨਹੀਂ ਹੈ । ਇਥੇ ਰੈਂਕ ਅਤੇ ਗ੍ਰੇਡ ਹਨ, ਤਨਖ਼ਾਹ ਦੇ ਅੱਠ 
ਗ੍ਰੇਡ ਹਨ, ਕੰਮ ਦੇ ਅਨੁਸਾਰ ਵੰਡ ਹੈ ਅਤੇ ਬਰਾਬਰ ਕਦਰਾਂ ਦਾ ਵਟਾਂਦਰਾ ਹੈ ।” ਇਹ 
ਬੁਰਜੂਆ ਅਧਿਕਾਰ ਨਵੀਂ ਪੈਦਾ ਹੋਣ ਵਾਲੀ ਬੁਰਜੂਆਜ਼ੀ ਦਾ ਮਹੱਤਵਪੂਰਨ ਆਧਾਰ 
ਹਨ । 

ਹੁਣ ਸਮਾਜਵਾਦੀ ਉੱਚ ਉਸਾਰ ਦੇ ਸਵਾਲ ਨੂੰ ਲਈਏ। ਸਮਾਜਵਾਦੀ ਸਮਾਜ ਦੀ 
ਪੂਰੀ ਅਦਰੂਨੀ ਬਣਤਰ ਨੂੰ ਸਮਝਣ ਲਈ ਇਹ ਜਾਨਣਾ ਜਰੂਰੀ ਹੈ ਕਿ ਇਸ ਦੀ ਬਣਤਰ 
ਕਿਸ ਤਰ੍ਹਾਂ ਆਰਥਿਕ ਆਧਾਰ ਦੇ ਅਨੁਰੂਪ ਹੁੰਦੀ ਹੈ ਅਤੇ ਕਿਸ ਪ੍ਰਕਾਰ ਇਸ ਦੇ ਨਾਲ 
ਵਿਰੋਧਤਾਈ ਦੀ ਸਥਿਤੀ 'ਚ ਖੜ੍ਹੀ ਹੁੰਦੀ ਹੈ। ਸਮਾਜਵਾਦੀ ਸਮਾਜ 'ਚ ਸਿਆਸਤ ਤੋਂ' ਲੈ 
ਕੇ ਸੱਭਿਆਚਾਰ ਤੱਕ ਵੱਖ-ਵੱਖ ਧਰਾਤਲਾਂ ਤੇ ਬੁਰਜੂਆ ਵਿਚਾਰਧਾਰਾ ਮੌਜੂਦ ਰਹਿੰਦੀ ਹੈ, 
ਬੁਰਜੂਆ ਸੱਭਿਆਚਾਰ ਅਤੇ ਕਦਰਾਂ-ਕੀਮਤਾਂ, ਸੈਸਥਾਵਾਂ ਕਾਇਮ ਰਹਿੰਦੀਆਂ ਹਨ, 
ਜਨਤਾ ਵਿਚ ਪੁਰਾਣੇ ਜਮਾਤੀ ਸਮਾਜ ਦੀਆਂ ਆਦਤਾਂ-ਪ੍ਰਵਿਰਤੀਆਂ ਮੌਜੂਦ ਰਹਿੰਦੀਆਂ 
ਹਨ, ਰਾਜ ਦੇ ਸੈਗਠਨ 'ਚ ਬੁਰਜੂਆਜ਼ੀ ਦੇ ਪ੍ਰਤੀਨਿਧ ਮੌਜੂਦ ਰਹਿੰਦੇ ਹਨ ਅਤੇ 
ਨੌਕਰਸ਼ਾਹਨਾ ਕੰਮ ਢੰਗਾਂ ਦੇ ਵੱਖ-ਵੱਖ ਰੂਪ ਮੌਜੂਦ ਰਹਿੰਦੇ ਹਨ। ਸਮਾਜ `ਚ ਜਮਾਤਾਂ, 
ਜਮਾਤੀ ਵਿਰੋਧਤਾਈਆਂ ਅਤੇ ਜਮਾਤੀ ਸੈਘਰਸ਼ ਦੀ ਮੌਜੂਦਗੀ ਮਜ਼ਦੂਰ ਜਮਾਤ ਦੀ 


(24) 


5।। 58000 4800 5॥10। 0 €00॥ ੧੧81085॥0॥੫960118.60।। 


ਪਾਰਟੀ ਨੂੰ ਵੀ ਨਿਰਤਰ ਪ੍ਰਭਾਵਿਤ ਕਰਦੀ ਰਹਿੰਦੀ ਹੈ ਅਤੇ ਸਮੇਂ-ਸਮੇਂ ਤੇ ਨਿਰਣਾਇਕ 
ਸੈਘਰਸ਼ ਦੀ ਸਥਿਤੀ ਪੈਦਾ ਕਰਦੀ ਹੈ, ਪਾਰਟੀ ਅਦਰ ਬੁਰਜੂਆ ਹੈੱਡਕੁਆਟਰ ਕਾਇਮ 
ਹੁੰਦੇ ਰਹਿੰਦੇ ਹਨ ਅਤੇ ਜੇਕਰ ਇਹਨਾਂ ਵਿਰੁੱਧ ਵਿਚਾਰਧਾਰਕ ਜਮਾਤੀ ਸੈਘਰਸ਼ ਨਾ 
ਚਲਾਇਆ ਜਾਵੇ ਤਾਂ ਮਜ਼ਦੂਰ ਜਮਾਤ ਦੀ ਪਾਰਟੀ ਦੇ ਬੁਰਜੂਆਜ਼ੀ ਦੀ ਪਾਰਟੀ 'ਚ 
ਬਦਲ ਜਾਣ ਦੀ ਜ਼ੋਰਦਾਰ ਸੈਭਾਵਨਾ ਬਣੀ ਰਹਿੰਦੀ ਹੈ। ਕੁੱਲ ਮਿਲਾ ਕੇ ਆਪਣੇ ਗੁਆਚੇ 
ਹੋਏ ਸਵਰਗ ਦੀ ਪ੍ਰਾਪਤੀ ਲਈ ਯਤਨਸ਼ੀਲ ਪੁਰਾਣੀਆਂ ਹਾਕਮ ਜਮਾਤਾਂ ਨੂੰ ਮੱਦਦ ਦੇਣ 
ਦੇ ਨਾਲ ਹੀ ਸਮਾਜਵਾਦੀ ਦੌਰ ਦੇ ਉੱਚ ਉਸਾਰ ਵਿਚ ਮੌਜੂਦ ਇਹ ਬੁਰਜੂਆ ਔਸ਼ 
ਮਜ਼ਦੂਰ ਜਮਾਤ ਵਿਚੋਂ ਅਤੇ ਪਾਰਟੀ ਕਾਰਕੁਨਾਂ ਅਤੇ ਰਾਜ ਦੇ ਕਰਮਚਾਰੀਆਂ ਵਿਚੋਂ ਨਵੀਂ 
ਬੁਰਜੂਆਜ਼ੀ ਦੇ ਪੈਦਾ ਹੋਣ ਦਾ ਆਧਾਰ ਅਤੇ ਮਹੌਲ ਤਿਆਰ ਕਰਦੇ ਰਹਿੰਦੇ ਹਨ, 
ਸਮਾਜਵਾਦੀ ਤਬਦੀਲੀ ਦੇ ਪੂਰੇ ਦੌਰ 'ਚ ਮੌਜੂਦ ਪੂੰਜੀਵਾਦੀ ਪੈਦਾਵਾਰੀ ਪ੍ਰਣਾਲੀ ਨੂੰ 
ਤਾਕਤ ਪ੍ਰ ਦਾਨ ਕਰਦੇ ਰਹਿੰਦੇ ਹਨ ਅਤੇ ਕਮਿਊਨਿਜ਼ਮ ਦੀ ਦਿਸ਼ਾ 'ਚ ਸੈਘਰਸ਼ ਦੇ ਰਸਤੇ 
ਵਿਚ ਪ੍ਰਭਾਵੀ ਰੁਕਾਵਟ ਦੇ ਰੂਪ 'ਚ ਲਗਾਤਾਰ ਮੌਜੂਦ ਰਹਿੰਦੇ ਹਨ। ਮਾਰਕਸ ਨੇ ਇਸ 
ਲਈ ਪੂੰਜੀਵਾਦੀ ਸਮਾਜਿਕ ਸੈਬੇਧਾਂ ਦੇ ਅਨੁਰੂਪ ਮੌਜੂਦ ਸਾਰੇ ਵਿਚਾਰਾਂ ਦੇ ਇਨਕਲਾਬੀਕਰਨ 
ਨੂੰ ਸਮਾਜਵਾਦ ਦਾ ਇਕ ਲੱਛਣ ਦੱਸਿਆ ਸੀ। ਲੈਨਿਨ ਨੇ ਵੀ ਮਜ਼ਦੂਰ ਜਮਾਤ ਅਤੇ 
ਜਨਤਾ ਨੂੰ ਭ੍ਰਿਸ਼ਟ ਕਰਨ ਵਾਲੇ ਸਾਰੇ ਵਿਚਾਰਾਂ ਅਤੇ ਪੁਰਾਣੀਆਂ ਆਦਤਾਂ ਦੇ ਵਿਰੁੱਧ 
ਲਗਾਤਾਰ ਸੈਘਰਸ਼ ਦੀ ਗੱਲ ਕਹੀ ਸੀ ਅਤੇ ਮਾਓ ਨੇ ਅੰਦਰੂਨੀ ਬਣਤਰ ਦੇ ਖੇਤਰ ਵਿਚ 
ਵੀ ਲਗਾਤਾਰ ਇਨਕਲਾਬ ਅਤੇ ਪ੍ਰੋਲੇਤਾਰੀ ਤਾਨਾਸ਼ਾਹੀ ਲਾਗੂ ਕਰਨ ਨੂੰ ਇਸ ਲਈ 
ਲਾਜ਼ਮੀ ਦੱਸਿਆ ਸੀ। 

ਸਮਾਜਵਾਦੀ ਸਮਾਜ ਦੇ ਆਧਾਰ ਅਤੇ ਉੱਚ ਉਸਾਰ ਦੇ ਸੈਪੂਰਨ ਵਿਸ਼ਲੇਸ਼ਣ ਅਤੇ 
ਇਤਿਹਾਸ ਦੇ ਤਜ਼ਰਬਿਆਂ ਅਤੇ ਪ੍ਰਯੋਗਾਂ ਦੇ ਅਧਿਐਨ ਦੇ ਆਧਾਰ ਤੇ ਮਾਓ ਨੇ ਸਪੱਸ਼ਟ 
ਸ਼ਬਦਾਂ 'ਚ ਕਿਹਾ ਸੀ ਕਿ “ਬੁਰਜੂਆ ਸਮਾਜ ਤੋਂ ਖਾਸੇ ਅਤੇ ਸਰੂਪ ਦੀ ਭਿੰਨਤਾ ਦੇ 
ਵੀ ਬੁਨਿਆਦੀ ਵਿਰੋਧਤਾਈਆਂ ਹਨ ਅਤੇ ਇਹ ਵਿਰੋਧਤਾਈਆਂ ਮਜ਼ਦੂਰ ਜਮਾਤ ਅਤੇ 
ਬੁਰਜੂਆਜ਼ੀ ਵਿਚਾਲੇ ਵਿਰੋਧਤਾਈਆਂ ਅਤੇ ਸੈਘਰਸ਼ ਦੇ ਰੂਪ ਵਿਚ ਪ੍ਰਗਟ ਹੁੰਦੀਆਂ ਹਨ । 
ਮਜ਼ਦੂਰ ਜਮਾਤ ਦੀ ਤਾਨਾਸ਼ਾਹੀ, ਬੁਰਜੂਆਜ਼ੀ, ਬੁਰਜੂਆ ਅਧਿਕਾਰ ਅਤੇ ਬੁਰਜੂਆ 
ਪੈਦਾਵਾਰੀ ਸੰਬੰਧਾਂ ਨੂੰ ਲਗਾਤਾਰ ਨਿਯਤਰਿਤ ਕਰਦੀ ਹੈ, ਸੀਮਿਤ ਕਰਦੀ ਹੈ, ਬੁਰਜੂਆ 
ਵਿਚਾਰਾਂ-ਸੱਭਿਆਚਾਰ,ਕਦਰਾਂ-ਕੀਮਤਾਂ, ਮੁੱਲਾਂ-ਮਾਨਤਾਵਾਂ ਦੇ ਵਿਰੁੱਧ ਲਗਾਤਾਰ ਸੰਘਰਸ਼ 
ਚਲਾਉਂਦੀ ਹੈ ਅਤੇ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੇ ਨਾਲ-ਨਾਲ, ਇਹਨਾਂ ਨੂੰ 
ਬਣਾਉਂਦੀ ਹੈ। ਸਮਾਜਵਾਦੀ ਸਮਾਜ ਵਿਚ ਜਮਾਤੀ ਸੈਘਰਸ਼ ਦੀ ਨਿਰੈਤਰ ਮੌਜੂਦਗੀ ਦੇ 
ਨਾਲ ਹੀ ਪੂਜੀਵਾਦੀ ਮੁੜ ਬਹਾਲੀ ਦੀ ਜੋਰਦਾਰ ਸੈਭਾਵਨਾ ਲੰਬੇ ਸਮੇਂ ਤੱਕ ਲਗਾਤਾਰ 
ਬਣੀ ਰਹਿੰਦੀ ਹੈ ਅਤੇ ਪ੍ਰਲੇਤਾਰੀ ਦੀ ਤਾਨਾਸ਼ਾਹੀ ਦੇ ਅਤਰਗਤ ਨਿਰੈਤਰ ਇਨਕਲਾਬਾਂ 

(25) 


5।। 58000 4800 5॥10। 0 €00॥ ੧੧81085॥0॥੫960118.60।। 


ਦੇ ਸਿਲਸਿਲੇ ਨੂੰ ਲਗਾਤਾਰ ਜਾਰੀ ਰੱਖਣਾ ਹੀ ਕਮਿਊਨਿਜ਼ਮ ਵੱਲ ਸੈਘਰਸ਼ ਦੀ ਇਕੋਂ- 
ਇਕ ਗਾਰੈਟੀ ਹੋ ਸਕਦੀ ਹੈ। 


ਪੂਰੀ ਸਮਾਜਵਾਦੀ ਤਬਦੀਲੀ ਦੇ ਗੁੰਝਲਦਾਰ ਅਤੇ ਲਮਕਵੇਂ ਖਾਸੇ ਅਤੇ ਉਸ ਵਿਚ 
ਆਧਾਰ ਅਤੇ ਉੱਚ ਉਸਾਰ ਦੇ ਪੱਧਰ ਤੇ ਬੇਮਿਸਾਲ ਤਿੱਖੇ ਅਤੇ ਮੁਸ਼ਕਲ ਜਮਾਤੀ ਸੈਘਰਸ਼ 
ਦੇ ਖਾਸੇ ਦੀ ਚਰਚਾ ਦੇ ਬਾਅਦ ਇਹ ਕਹਿਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਕਿ 
ਪੂੰਜੀਵਾਦ ਤੋਂ ਕਮਿਊਨਿਜ਼ਮ ਵਿਚ ਤਬਦੀਲੀ ਇਕ ਵਿਆਪਕ, ਤੀਬਰ ਅਤੇ ਆਪ 
ਮੁਹਾਰੀ ਸਮਾਜਿਕ ਪ੍ਰਕਿਰਿਆ ਨਹੀਂ ਹੈ। ਇਹ ਇਕ ਨਿਰਤਰ ਚੱਲਣ ਵਾਲਾ ਸੈਘਰਸ਼ ਹੈ ਜੋ 
ਮਜ਼ਦੂਰ ਜਮਾਤ ਲਗਾਤਾਰ ਬੁਰਜੂਆਜ਼ੀ ਵਿਰੁੱਧ ਚਲਾਉਂਦੀ ਹੈ ਅਤੇ ਜਮਾਤਾਂ, ਜਮਾਤੀ 
ਲੁੱਟ, ਜਮਾਤੀ ਵਿਰੋਧਤਾਈਆਂ ਅਤੇ ਜਮਾਤੀ ਹਕੂਮਤ ਨੂੰ ਕ੍ਰਮਵਾਰ ਖਤਮ ਕਰਨ ਦੀ 
ਦਿਸ਼ਾ ਵਿਚ ਤਬਦੀਲੀ ਦੀ ਸਥਿਤੀ ਨੂੰ ਬੁਰਜੂਆਜ਼ੀ ਦੀ ਇੱਛਾ ਦੇ ਵਿਰੱਧ, ਜ਼ਬਰਦਸਤੀ 
ਉਸ ਦੇ ਉੱਪਰ ਥੋਪਦੀ ਹੈ। ਜਮਾਤੀ ਸੰਘਰਸ਼ਾਂ ਦੇ ਹੁਣ ਤੱਕ ਦੇ ਹੀ ਇਤਿਹਾਸ ਦੇ ਅਨੁਰੂਪ 
ਮਜ਼ਦੂਰ ਜਮਾਤ ਦੁਆਰਾ ਬੁਰਜੂਆਜ਼ੀ ਵਿਰੁੱਧ ਜਾਰੀ ਇਸ ਸੰਘਰਸ਼ ਵਿੱਚ ਵੀ ਰਾਜਸੀ 
ਸੱਤ੍ਰਾ ਹੀ ਉਸਦਾ ਪਹਿਲਾ, ਬੁਨਿਆਦੀ ਅਤੇ ਜ਼ਿਆਦਾ ਮਹੱਤਵਪੂਰਨ ਹਥਿਆਰ ਹੈ। 
ਰਾਜ ਸੱਤ੍ਰਾ ਦਾ ਸਵਾਲ ਇਨਕਲਾਬ ਦਾ ਸਭ ਤੋਂ ਪ੍ਰਮੁੱਖ ਸਵਾਲ ਹੈ, ਮਾਰਕਸਵਾਦ ਦੀ 
੮ ਤੱਦ ਜਵਜ ਟਪਾ-ਵ=` ਜਜਦਾਟ ਦੇ =ੱਤ 'ਚ ਵੀ ਲਾਗੂ ਹੁੰਦੀ ਹੈ। 
ਰਾਜ ਸੱਤ੍ਰਾ ਦੇ ਜਰੀਏ ਹੀ ਇਕ ਜਮਾਤ ਦੂਸਰੀ ਜਮਾਤ ਤੇ ਹਕੂਮਤ ਕਰਦੀ ਹੈ। ਜਦ ਤੱਕ 
ਸਮਾਜ ਵਿੱਚ ਜਮਾਤਾਂ ਕਾਇਮ ਹਨ ਤਦ ਤੱਕ ਰਾਜ ਸੱਤ੍ਹਾ ਦੀ ਹੋਂਦ ਕਾਇਮ ਰਹੇਗੀ ਅਤੇ 
ਲਾਜ਼ਮੀ ਤੌਰ 'ਤੇ ਉਸ ਦਾ ਇਕ ਨਿਸ਼ਚਿਤ ਜਮਾਤੀ ਚਰਿੱਤਰ ਹੋਵੇਗਾ। ਇਕ ਜਮਾਤ 
ਦੂਸਰੀ ਜਮਾਤ ਨੂੰ ਆਪਣੇ ਅਧੀਨ ਕੇਵਲ ਉਦੋਂ ਹੀ ਕਰ ਸਕਦੀ ਹੈ ਜਦੋਂ ਉਹ ਉਸ ਦੀ 
ਰਾਜ ਸੱਤਾ ਨੂੰ ਉਖਾੜ ਸੁੱਟੇ। ਰਾਜ ਅਤੇ ਇਨਕਲਾਬ ਬਾਰੇ ਮਾਰਕਸਵਾਦ ਦੀ ਇਹ 
ਬੁਨਿਆਦੀ ਸਿੱਖਿਆ ਹੈ। 

ਮਜ਼ਦੂਰ ਜਮਾਤ ਬੁਰਜੂਆਜ਼ੀ 'ਤੇ ਆਪਣੀ ਹਿੰਸਕ ਅਤੇ ਧੱਕੜ ਤਾਨਾਸ਼ਾਹੀ ਲਾਗੂ 
ਕੀਤੇ ਬਰੈਰ ਆਪਣਾ ਟੀਚਾ ਪੂਰਾ ਨਹੀਂ ਕਰ ਸਕਦੀ ਅਤੇ ਇਹ ਤਾਨਾਸ਼ਾਹੀ ਉਦੋਂ ਤੱਕ 
ਕਾਇਮ ਰਹੇਗੀ ਜਦ ਤੱਕ ਜਮਾਤਾਂ ਦੀ ਹੋਂਦ ਬਣੀ ਰਹੇਗੀ। ਰਾਜ ਸੱਤ੍ਰਾ ਕਦੇ ਵੀ ਜਮਾਤੀ 
ਚਰਿੱਤਰ ਤੋਂ ਰਹਿਤ ਨਹੀਂ ਹੋ ਸਕਦੀ ਅਤੇ ਜਦੋਂ ਜਮਾਤਾਂ ਖ਼ਤਮ ਹੋ ਜਾਣਗੀਆਂ ਤਾਂ ਰਾਜ 
ਸੱਤ੍ਰਾ ਲੋਪ ਹੋ ਜਾਵੇਗੀ। ਸਮਾਜਵਾਦ ਦੇ ਸੈਘਰਸ਼ `ਚ ਬੁਰਜੂਆਜ਼ੀ ਦੀ ਲਗਾਤਾਰ ਮੂਲ 
ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਤੋੜ-ਫੋੜ, ਘੁਸਪੈਠ, ਤਖਤਾਪਲਟ-ਕਿਸੇ ਵੀ ਤਰ੍ਹਾਂ ਉਹ 
ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਬੁਰਜੂਆ ਤਾਨਾਸ਼ਾਹੀ 'ਚ ਬਦਲ ਦੇਵੇ। ਇਸ ਲਈ 
ਸਮਾਜਵਾਦੀ ਤਬਦੀਲੀ ਦੀ ਪਹਿਲੀ ਗਾਰੋਟੀ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਕਾਇਮ 
ਰਹਿਣਾ ਅਤੇ ਉਸਦਾ ਨਿਰੈਤਰ ਮਜ਼ਬੂਤ ਹੁੰਦੇ ਜਾਣਾ ਹੈ। ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ 
ਸਵਾਲ ਮਜ਼ਦੂਰ ਇਨਕਲਾਬ ਦਾ ਬੁਨਿਆਦੀ ਤੱਤ ਹੈ। ਪ੍ਰੋਲੇਤਾਰੀ ਦੀ ਤਾਨਾਸ਼ਾਹੀ 
ਸਮਾਜਵਾਦ ਦਾ ਰਾਜ ਪੁਬੈਧ ਹੈ। ਇਹ ਸਮਾਜਵਾਦ ਦੇ ਦੌਰ ਵਿਚ ਇਨਕਲਾਬ ਦੀ 

(26) 


5।। 58000 4800 5॥10। 0 €00॥ ੧੧81085॥0॥੫960118.60।। 


ਨਿਰੈਤਰਤਾ ਦੀ ਪਹਿਲੀ ਸ਼ਰਤ ਹੈ, ਜਾਂ ਇਝ ਕਹੀਏ ਕਿ ਇਹ ਇਨਕਲਾਬ ਦੀ ਨਿਰੈਤਰਤਾ 
ਦਾ ਹੀ ਦੂਸਰਾ ਨਾਮ ਹੈ। ਸਮਾਜਵਾਦ ਦੇ ਪੂਰੇ ਦੌਰ 'ਚ ਸਮਾਜਵਾਦੀ ਇਨਕਲਾਬ ਨੌਪਰੇ 
ਚਾੜਨ, ਪੁੰਜੀਵਾਦੀ ਮੁੜ ਬਹਾਲੀ ਤੇ ਰੋਕ ਲਾਉਣ ਅਤੇ ਕਮਿਊਨਿਜ਼ਮ ਵਿੱਚ ਤਬਦੀਲੀ 
ਦੀ ਇਹ ਲਾਜ਼ਮੀ ਸ਼ਰਤ ਅਤੇ ਪਹਿਲੀ ਗਰੈਟੀ ਹੈ। ਇਸ ਲਈ ਸਮਾਜਵਾਦ ਦੇ ਸੈਸਥਾਪਕਾਂ 
ਨੇ ਅਤੇ ਮਜ਼ਦੂਰ ਜਮਾਤ ਦੇ ਸਾਰੇ ਮਹਾਨ ਅਧਿਆਪਕਾਂ ਨੇ ਸ਼ੁਰੂ ਤੋਂ ਹੀ ਇਸ ਤੇ ਜ਼ਿਆਦਾ 
ਜੋਰ ਦਿੱਤਾ ਹੈ। ਇਸ ਨੂੰ ਮਾਰਕਸਵਾਦ ਦਾ ਸਾਰ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ 
ਮਾਰਕਸਵਾਦ ਅਤੇ ਕਾਲਪਨਿਕ ਸਮਾਜਵਾਦ, ਮਾਰਕਸਵਾਦ ਅਤੇ ਨਕਲੀ ਸਮਾਜਵਾਦ, 
ਮਾਰਕਸਵਾਦ ਅਤੇ ਸਮਾਜਿਕ ਜਮਹੂਰੀਅਤ ਅਤੇ ਮਾਰਕਸਵਾਦ ਅਤੇ ਸੋਧਵਾਦ ਦੇ 
ਵਿਚ ਫ਼ਰਕ ਦੱਸਣ ਵਾਲਾ ਪਹਿਲਾ ਮਾਪਦੰਡ ਹੈ। ਇਸ ਲਈ ਉਹਨਾਂ ਨੇ ਇਸ ਨੂੰ 
ਤੋੜਨ-ਮਰੋੜਨ ਅਤੇ ਛੱਡਣ ਦੇ ਹਰ ਸੋਧਵਾਦੀ ਯਤਨਾਂ ਦਾ ਲਗਾਤਾਰ ਅਤੇ ਵਾਰ- 
ਵਾਰ ਵਿਰੋਧ ਕੀਤਾ ਹੈ। ਪੂਰੀ ਦੁਨੀਆਂ ਦੇ ਸਮਾਜਵਾਦੀ ਪ੍ਰਯੋਗਾਂ ਅਤੇ ਪੂੰਜੀਵਾਦੀ ਮੁੜ 
ਬਹਾਲੀ ਦੇ ਅਨੁਭਵਾਂ ਨੇ ਇਸ ਇਤਿਹਾਸਿਕ ਸੱਚਾਈ ਨੂੰ ਇੱਕ ਵਾਰ ਫਿਰ ਸਪੱਸ਼ਟ ਕੀਤਾ 
ਹੈ ।ਪ੍ਰਯੋਗਾਂ ਦੀਆਂ ਸਾਰੀਆਂ ਭੁੱਲਾਂ-ਗਲਤੀਆਂ ਅਤੇ ਸਾਰੀਆਂ ਬਾਹਰਮੁੱਖੀ ਸਮੱਸਿਆਵਾਂ- 
ਸੀਮਾਵਾਂ ਦੇ ਬਾਵਜੂਦ, ਜੇਕਰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਕਾਇਮ ਰਹੀ, ਤਾਂ ਗਲਤੀਆਂ 
ਨੂੰ ਠੀਕ ਕਰਕੇ ਸਮਾਜਵਾਦ ਨੂੰ ਅੱਗੇ ਲਿਜਾਣ ਦਾ ਰਸਤਾ ਫਿਰ ਵੀ ਖੁੱਲਿਆ ਰਹੇਗਾ 
ਅਤੇ ਖੜੋਤ ਨੂੰ ਤੋੜ ਕੇ ਅੱਗੇ ਵਧਣਾ ਫਿਰ ਵੀ ਸੈਭਵ ਬਣਿਆ ਰਹੇਗਾ। 

ਮਾਰਕਸਵਾਦ ਦੇ ਜਨਮ ਸਮੇਂ ਤੋਂ ਹੀ ਮਜ਼ਦੂਰ ਜਮਾਤ ਦੇ ਆਗੂਆਂ ਨੇ ਪ੍ਰਲੇਤਾਰੀ 
ਦੀ ਤਾਨਾਸ਼ਾਹੀ `ਤੇ ਲਗਾਤਾਰ ਜ਼ਿਆਦਾ ਜੋਰ ਦਿੱਤਾ ਹੈ ਅਤੇ ਇਨਕਲਾਬਾਂ ਦੇ ਹਾਂ 
ਪੱਖੀ-ਨਾਂਹ ਪੱਖੀ ਅਨੁਭਵਾਂ ਦੇ ਨਾਲ ਹੀ ਉਸਦੇ ਖਾਸੇ, ਰੂਪ ਅਤੇ ਉਸਦੇ ਬਣਤਰੀ ਔਗਾਂ 
ਅਤੇ ਉਸਦੇ ਕੰਮਾਂ ਦੀ ਸਮਝਦਾਰੀ ਅਤੇ ਅਹਿਸਾਸ ਵਿਆਪਕ ਅਤੇ ਡੂੰਘੇ ਹੁੰਦੇ ਚਲੇ ਗਏ 
ਹਨ । 

ਪੂਰੇ ਜਮਾਤੀ ਸਮਾਜ ਦੇ ਇਤਿਹਾਸ ਅਤੇ ਪੂਜੀਵਾਦੀ ਸਮਾਜ ਦੀਆਂ ਬੁਨਿਆਦੀ 
ਵਿਰੋਧਤਾਈਆਂ ਦੇ ਵਿਸ਼ਲੇਸ਼ਣ ਤੋਂ ਬਾਅਦ, ਮਾਰਕਸ ਨੇ 19ਵੀਂ ਸਦੀ ਦੇ ਅੱਧ ਵਿਚ ਹੀ, 
ਜਦੋਂ ਕਿ ਮਾਰਕਸਵਾਦੀ ਵਿਗਿਆਨ ਅਜੇ ਰੂਪ ਹੀ ਧਾਰ ਰਿਹਾ ਸੀ, ਬੁਰਜੂਆ ਤਾਨਾਸ਼ਾਹੀ 
ਨੂੰ ਉਖਾੜ ਕੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਕਾਇਮ ਕਰਨ ਦਾ ਨਾਅਰਾ ਦਿੱਤਾ ਸੀ। 
1850 ਵਿਚ ਹੀ ਆਪਣੀ ਕਲਾਸਕੀ ਰਚਨਾ,'ਫਰਾਂਸ `ਚ ਜਮਾਤੀ ਸੈਘਰਸ਼ 1848- 
1850 ਵਿਚ ਉਹਨਾਂ ਨੇ “ਮਜ਼ਦੂਰਾਂ ਦੀ ਜਮਾਤੀ ਤਾਨਾਸ਼ਾਹੀ” ਨੂੰ “ਸਾਰੇ ਜਮਾਤੀ 
ਵਖਰੇਵਿਆਂ, ਉਹਨਾਂ ਦੇ ਆਧਾਰ ਰੂਪ 'ਚ ਕਾਇਮ ਸਾਰੇ ਪੈਦਾਵਾਰੀ ਸੰਬੰਧਾਂ ਬਾਰੇ ਅਤੇ 
ਉਹਨਾਂ ਵਿਚੋਂ ਜਨਮੇ ਸਾਰੇ ਸਮਾਜਿਕ ਸੋਬੋਧਾਂ ਦੇ ਖਾਤਮੇ ਦਾ ਅਤੇ ਉਹਨਾਂ ਸਮਾਜਿਕ ਸੰਬੋਧਾਂ 
`ਚੋਂ ਪੈਦਾ ਹੋਏ ਸਾਰੇ ਵਿਚਾਰਾਂ ਦੇ ਇਨਕਲਾਬੀਕਰਨ ਦਾ ਜਰੂਰੀ ਸੈਗਰਾਂਦੀ ਨੁਕਤਾ” ਦੱਸ 
ਕੇ ਇਸ ਦੀਆਂ ਬੁਨਿਆਦੀ ਖਾਸੀਅਤਾਂ ਨੂੰ ਅਤੇ ਕੰਮਾਂ ਨੂੰ ਸਾਰ ਭਰਪੂਰ ਢੌਗ ਨਾਲ 
ਰੇਖਾਂਕਿਤ ਕਰ ਦਿੱਤਾ ਸੀ। 1852 ਵਿਚ ਬੈਡਮੇਅਰ ਨੂੰ ਤਾਨਾਸ਼ਾਹੀ ਦੀ ਧਾਰਨਾ ਨੂੰ 
ਵਿਗਿਆਨਿਕ ਸਮਾਜਵਾਦ ਅਤੇ ਬੁਰਜੂਆ ਸਿਧਾਂਤਾਂ ਦੇ ਵਿਚ ਫਰਕ ਕਰਨ ਵਾਲਾ ਮੁੱਖ 


(27) 


5।। 58000 4800 5॥10। 0 €00॥ ੧੧81085॥0॥੫/60118.60।। 


ਤੱਥ ਦੱਸਦੇ ਹੋਏ ਲਿਖਿਆ ਸੀ,“ਮੇਰੇ ਤੋਂ ਬਹੁਤ ਪਹਿਲਾਂ, ਪੂਜੀਵਾਦੀ ਇਤਿਹਾਸਕਾਰਾਂ ਨੇ 
ਇਸ ਜਮਾਤੀ ਸੈਘਰਸ਼ ਦੇ ਇਤਿਹਾਸਿਕ ਵਿਕਾਸ ਦਾ ਵਰਣਨ ਕੀਤਾ ਸੀ ਅਤੇ ਪੂਜੀਵਾਦੀ 
ਅਰਥ ਸ਼ਾਸਤਰੀਆਂ ਨੇ ਜਮਾਤਾਂ ਦੇ ਆਰਥਿਕ ਰਚਨਾ ਵਿਧਾਨ ਦਾ ਵਰਣਨ ਕੀਤਾ ਸੀ। ਮੈਂ 
ਜੋ ਨਵਾਂ ਕੌਮ ਕੀਤਾ ਉਹ ਇਹ ਸਾਬਿਤ ਕਰਨਾ ਸੀ । 

1 ਜਮਾਤਾਂ ਦੀ ਹੋਂਦ ਕੇਵਲ ਪੈਦਾਵਾਰ ਦੇ ਵਿਕਾਸ ਦੇ ਵਿਸ਼ੇਸ਼ ਇਤਿਹਾਸਿਕ ਪੜਾਵਾਂ 
ਨਾਲ ਹੀ ਸੈਬੋਧਿਤ ਹੈ। 

2.ਕਿ ਜਮਾਤੀ ਸੈਘਰਸ਼ ਜਰੂਰੀ ਰੂਪ 'ਚ ਤਾਨਾਸ਼ਾਹੀ ਵੱਲ ਲੈ ਜਾਂਦਾ ਹੈ। 

3. ਕਿ ਇਹ ਤਾਨਾਸ਼ਾਹੀ ਖੁਦ ਵੀ ਸਾਰੀਆਂ ਜਮਾਤਾਂ ਦੇ ਖਾਤਮੇ ਦੀ ਸਥਿਤੀ ਵਿੱਚ 
ਅਤੇ ਇਕ ਜਮਾਤ ਰਹਿਤ ਸਮਾਜ ਵਿੱਚ ਤਬਦੀਲੀ ਦਾ ਸਿਰਫ ਇਕ ਸਾਧਨ ਹੈ ।”” 

ਮਜ਼ਦੂਰ ਜਮਾਤ ਦੀ ਇਨਕਲਾਬੀ ਤਾਨਾਸ਼ਾਹੀ ਅਤੇ ਬੁਰਜੂਆਜ਼ੀ ਦੀ ਉਲਟ- 
ਇਨਕਲਾਬੀ ਤਾਨਾਸ਼ਾਹੀ ਆਪਣੇ ਖਾਸੇ ਤੋਂ ਹੀ ਇਕ ਦੂਜੇ ਦੀਆਂ ਵਿਰੋਧੀ ਹੁੰਦੀਆਂ ਹਨ। 
ਪਰ ਮਜ਼ਦੂਰ ਜਮਾਤ ਨੂੰ ਇਹ ਸਿੱਖਿਆ ਬੁਰਜੂਆਜ਼ੀ ਤੋਂ ਹੀ ਮਿਲੀ ਹੈ ਅਤੇ ਉਸਨੇ ਇਹ 
ਸਿੱਖਿਆ ਖੂਨ ਦੀ ਕੀਮਤ ਦੇ ਕੇ ਹਾਸਿਲ ਕੀਤੀ ਹੈ। ਪੈਰਿਸ ਕਮਿਊਨ, ਪ੍ਰੋਲੇਤਾਰੀ ਦੀ 
ਤਾਨਾਸ਼ਾਹੀ ਸਥਾਪਿਤ ਕਰਨ ਦਾ ਪਹਿਲਾ ਮਹਾਨ ਇਤਿਹਾਸਿਕ ਯਤਨ ਸੀ, ਜਿਸਦੇ 
ਤਜਰਬਿਆਂ ਦੇ ਨਿਚੋੜ ਦੇ ਆਧਾਰ ਤੇ ਮਾਰਕਸ ਅਤੇ ਏੱਗਲਜ਼ ਨੇ 1872 `ਚ 
“ਕਮਿਊਨਿਸਟ ਮੈਨੀਫੇਸਟੋ” ਵਿਚ ਇਹ ਸੋਧ ਕੀਤੀ ਸੀ ਕਿ “ਮਜ਼ਦੂਰ ਜਮਾਤ ਰਾਜ ਦੀ 
ਬਣੀ-ਬਣਾਈ ਮਸ਼ੀਨਰੀ ਤੇ ਕਬਜਾ ਕਰਕੇ ਹੀ ਉਸਦਾ ਪ੍ਰਯੋਗ ਆਪਣੇ ਮੈਤਵਾਂ ਦੀ ਪ੍ਰਾਪਤੀ 
ਲਈ ਨਹੀਂ ਕਰ ਸਕਦੀ।” ਆਪਣੀ ਕਿਤਾਬ “ਫਾਂਸ `ਚ ਗਹਿ ਯੁੱਧ” `ਚ ਮਾਰਕਸ ਨੇ 
ਇਸ ਦੀ ਸਹੀ-ਸਹੀ ਪ੍ਰੀਭਾਸ਼ਾ ਪੇਸ਼ ਕੀਤੀ ਸੀ। ਪੈਰਿਸ ਕਮਿਊਨ ਨੇ ਮਜ਼ਦੂਰ ਜਮਾਤ ਦੀ 
ਤਾਨਾਸ਼ਾਹੀ ਦੇ ਖਾਸੇ ਨੂੰ ਸਪੱਸ਼ਟ ਕਰਦੇ ਹੋਏ ਇਹ ਸਬਕ ਦਿੱਤਾ ਕਿ ਮਜ਼ਦੂਰ ਜਮਾਤ ਨੂੰ 
ਆਪਣੇ ਰਾਜ ਦੇ ਮੁੱਖ ਔਗਾਂ ਦੇ ਰੂਪ 'ਚ ਮਜ਼ਦੂਰਾਂ ਦੇ ਹਥਿਆਰਬੰਦ ਦਸਤੇ ਜਥੇਬਦ 
ਕਰਨੇ ਹੋਣਗੇ ਅਤੇ ਪੁਰਾਣੀ ਸੈਨਾ-ਪੁਲਿਸ, ਪੁਰਾਣੀ ਨੌਕਰਸ਼ਾਹੀ ਆਦਿ ਦੇ ਪੂਰੇ ਢਾਂਚੇ ਨੂੰ 
ਤਬਾਹ ਕਰ ਦੇਣਾ ਹੋਵੇਗਾ। ਮਾਰਕਸ ਨੇ ਕਮਿਊਨ ਦੀ ਹਾਰ ਦੇ ਤੁਰੈਤ ਬਾਅਦ ਹੀ 
ਸਿਤਬਰ 1871 ਵਿਚ ਇੰਟਰਨੈਸ਼ਨਲ ਦੀ ਸੱਤਵੀਂ ਵਰ੍ਹੇਗੋਢ ਤੇ ਭਾਸ਼ਣ ਦਿੰਦੇ ਹੋਏ ਮਜ਼ਦੂਰ 
ਜਮਾਤ ਦੀ ਤਾਨਾਸ਼ਾਹੀ ਨੂੰ ਜਮਾਤੀ ਲੁੱਟ ਦੇ ਐਤ ਤੱਕ ਜ਼ਰੂਰੀ ਦੱਸਿਆ ਅਤੇ ਦੱਸਿਆ 
ਕਿ ਇਸਦਾ ਆਧਾਰ ਮਜ਼ਦੂਰਾਂ ਦੀ ਫੌਜ ਹੈ। ਕਮਿਊਨ ਦਾ ਅਧਿਐਨ ਕਰਦੇ ਹੋਏ ਮਾਰਕਸ 
ਨੇ ਦੱਸਿਆ ਕਿ ਬੁਰਜੂਆਜ਼ੀ ਦੀ ਤਾਨਾਸ਼ਾਹੀ ਦੀ ਜਗ੍ਹਾ ਆਪਣੀ ਇਨਕਲਾਬੀ ਤਾਨਾਸ਼ਾਹੀ 
ਕਾਇਮ ਕਰਨ ਦੇ ਬਾਅਦ ਬੁਰਜੂਆਜ਼ੀ ਦੇ ਵਿਰੋਧ ਨੂੰ ਤੋੜਨ ਲਈ ਮਜ਼ਦੂਰ, ਰਾਜ ਦੇ 
ਇੱਕ ਇਨਕਲਾਬੀ ਅਤੇ ਬਦਲ ਰਹੇ ਰੂਪ ਦਾ ਨਿਰਮਾਣ ਕਰਦੇ ਹਨ। (ਲੇਨਿਨ ਦੁਆਰਾ 
“ਮਜ਼ਦੂਰ ਇਨਕਲਾਬ ਅਤੇ ਗੱਦਾਰ ਕਾਊਟਸਕੀ” ਵਿਚ ਦਿੱਤਾ ਹਵਾਲਾ)ਏਂਗਲਜ਼ ਨੇ 
“ਅਥਾਰਿਟੀ ਦੇ ਬਾਰੇ `ਚ” ਸਿਰਲੇਖ ਹੇਠ ਆਪਣੇ ਲੇਖ ਵਿਚ ਕਮਿਊਨ ਦਾ ਅਧਿਐਨ 
ਕਰਦੇ ਹੋਏ ਲਿਖਿਆ “(ਇਨਕਲਾਬ ਵਿਚ) ਜੇਤੂ ਪੱਖ ਉਸ ਦਹਿਸ਼ਤ ਦੇ ਮਾਧਿਅਮ ਨਾਲ 
ਆਪਣੀ ਹਕੂਮਤ ਕਾਇਮ ਰੱਖਦਾ ਹੈ ਜੋ ਇਸਦੇ ਹਥਿਆਰ ਪਿਛਾਖੜੀਆਂ ਔਦਰ ਪੈਦਾ 

(28) 


5।। 58000 4800 5॥10। 0 €00॥ ੧੧81085॥0॥੫/60118.60।। 


ਕਰਦੇ ਹਨ। ਕੀ ਬੁਰਜੂਆਜ਼ੀ ਦੇ ਉੱਪਰ ਹਥਿਆਰਬੈਦ ਲੋਕਾਂ ਦਾ ਨਿਯਤਰਣ ਕਾਇਮ ਕੀਤੇ 
ਬਗੈਰ ਪੈਰਿਸ ਕਮਿਊਨ ਇਕ ਦਿਨ ਤੋਂ ਵੀ ਜ਼ਿਆਦਾ ਟਿਕ ਸਕਦਾ ਸੀ ? ਇਸ ਦੇ ਉਲਟ, 
ਕੀ ਅਸੀਂ ਸਾਰੇ ਇਹ ਦੋਸ਼ ਨਹੀਂ ਲਾ ਸਕਦੇ ਕਿ ਉਸਨੇ ਆਪਣੀ ਅਥਾਰਿਟੀ ਦਾ ਬਹੁਤ ਘੱਟ 
ਇਸਤੇਮਾਲ ਕੀਤਾ ?”ਮਾਰਕਸ ਅਤੇ ਏਂਗਲਜ਼ ਨੇ ਪੈਰਿਸ ਕਮਿਊਨ ਦੀ ਅਸਫਲਤਾ ਦੇ 
ਲਈ ਜਿੰਮੇਦਾਰ ਮੁੱਖ ਗਲਤੀ ਇਹ ਦੱਸੀ ਕਿ ਇਸਨੇ ਜਮਾਤੀ ਦੁਸ਼ਮਣਾਂ ਪ੍ਰਤੀ “ਉਦਾਰਤਾ” 
ਵਰਤੀ ਅਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੀ ਪੂਰੀ ਤਾਕਤ ਪ੍ਰ ਦਰਸ਼ਿਤ ਨਹੀਂ ਕੀਤੀ 
ਅਤੇ ਪੈਰਿਸ ਨੂੰ ਖੂਨ 'ਚ ਡੁਬੋ ਕੇ ਇਨਕਲਾਬ ਦਾ ਗਲਾ ਘੁੱਟ ਦੇਣ ਦਾ ਮੌਕਾ ਮਿਲ 
ਗਿਆ। ਪੈਰਿਸ ਕਮਿਊਨ ਦਾ ਇਹ ਮਹਿੰਗਾ ਸਬਕ ਉਦੋਂ ਤੱਕ ਪ੍ਰਸੰਗਿਕ ਬਣਿਆ ਰਹੇਗਾ 
ਜਦੋਂ ਤੱਕ ਬੁਰਜੂਆਜ਼ੀ ਦੀ ਹੋਂਦ ਰਹੇਗੀ। ਇਹੀ ਕਾਰਨ ਹੈ ਕਿ ਜਦੋਂ ਵੀ ਸੋਧਵਾਦੀਆਂ ਨੇ 
“ਆਜ਼ਾਦ ਲੋਕਾਂ ਦੇ ਰਾਜ” “ਸ਼ੁੱਧ ਜਮਹੂਰੀਅਤ” ਜਾਂ ਸਮੁੱਚੀ ਜਨਤਾ ਦੇ ਰਾਜ ਦਾ ਧੂੰਏ 
ਦਾ ਪਰਦਾ ਖੜਾ ਕਰਕੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨੂੰ ਖਾਰਿਜ ਕਰਨ ਦੀ ਕੋਸ਼ਿਸ਼ 
ਕੀਤੀ ਤਾਂ ਮਜ਼ਦੂਰ ਆਗੂਆਂ ਨੇ ਉਸਦੇ ਪਰਖੱਚੇ ਉਡਾਉਣ 'ਚ ਪਲ ਭਰ ਦੀ ਵੀ ਦੇਰ 
ਨਹੀਂ ਕੀਤੀ। 

ਪੇਰਿਸ ਕਮਿਊਨ ਦੇ ਤੁਰਤ ਬਾਅਦ ਜਦ ਲਾਸਾਲ ਅਤੇ ਉਸਦੇ ਚੇਲਿਆਂ ਦੀ 
ਹੋਏ ਮਾਰਕਸ ਨੇ ਇਹ ਸਿੱਧ ਕੀਤਾ ਕਿ ਇਸਦਾ ਸਾਰ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ 
ਅਤੇ ਇਸ ਤਰ੍ਹਾਂ ਮਜ਼ਦੂਰ ਇਨਕਲਾਬ ਦਾ ਨਿਖੇਧ ਹੈ। ਲਾਸਾਲ ਦੇ “ਮੁਕਤ ਰਾਜ” ਦੇ 
ਉਲਟ-ਇਨਕਲਾਬੀ ਚਰਿੱਤਰ ਨੂੰ ਸਪੱਸ਼ਟ ਕਰਦੇ ਹੋਏ ਮਾਰਕਸ ਨੇ ਦੱਸਿਆ ਕਿ ਸਮਾਜਵਾਦੀ 
ਸੈਘਰਸ਼ ਦੇ ਪੂਰੇ ਦੌਰ 'ਚ ਰਾਜ ਦਾ ਖਾਸਾ ਕੇਵਲ ਮਜ਼ਦੂਰਾਂ ਦੀ ਇਨਕਲਾਬੀ ਤਾਨਾਸ਼ਾਹੀ 
ਹੀ ਹੋ ਸਕਦੀ ਹੈ। ਮਾਰਕਸ ਅਤੇ ਏਂਗਲਜ਼ ਨੇ ਵਾਰ-ਵਾਰ ਇਹ ਸਪੱਸ਼ਟ ਕੀਤਾ ਕਿ 
ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦਾ ਸਿਧਾਂਤ ਹੀ ਵਿਗਿਆਨਕ ਸਮਾਜਵਾਦ ਨੂੰ ਹਰ 
ਕਿਸਮ ਦੇ ਕਾਲਪਨਿਕ ਸਮਾਜਵਾਦ ਅਤੇ ਨਕਲੀ ਸਮਾਜਵਾਦ ਤੋਂ ਸਪੱਸ਼ਟ ਤੌਰ ਤੇ ਵੱਖ 
ਕਰਦਾ ਹੈ। 

ਮਾਰਕਸ ਅਤੇ ਏਂਗਲਜ਼ ਦੀ ਮੌਤ ਦੇ ਬਾਅਦ, ਲੋਨਿਨ ਨੇ ਮਜ਼ਦੂਰ ਐਦੋਲਨ ਦੇ 
ਅੰਦਰ ਸਾਰੇ ਪਰਾਏ ਵਿਚਾਰਾਂ ਦੇ ਵਿਰੁੱਧ ਸੈਘਰਸ਼ ਕਰਦੇ ਹੋਏ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ 
ਦੀ ਉੱਤਮਤਾ ਤੇ ਲਗਾਤਾਰ ਜੋਰ ਦਿੱਤਾ। ਕਾਉਟਸਕੀ ਦੀ ਅਗਵਾਈ ਵਿਚ ਦੂਜੇ 
ਇੰਟਰਨੈਸ਼ਨਲ ਦੇ ਸੋਧਵਾਦੀਆਂ ਦੇ ਹਮਲੇ ਵਿਰੁੱਧ ਲੈਨਿਨ ਨੇ ਜੋ ਸੈਘਰਸ਼ ਚਲਾਇਆ, 
ਉਹ ਮਜ਼ਦੂਰ ਜਮਾਤ ਤਾਨਾਸ਼ਾਹੀ ਦੇ ਸਵਾਲ ਤੇ ਹੀ ਕੇਂਦਰਿਤ ਸੀ। ਉਹਨਾਂ ਦੋ ਟੁੱਕ 
ਸ਼ਬਦਾਂ ਵਿਚ ਦੱਸਿਆ ਕਿ “ਸਿਰਫ ਉਹੀ ਇੱਕ ਮਾਰਕਸਵਾਦੀ ਹੈ ਜੋ ਜਮਾਤੀ ਸੈਘਰਸ਼ ਦੀ 
ਮਨਜ਼ੂਰੀ ਨੂੰ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੀ ਮਨਜ਼ੂਰੀ ਤੱਕ ਵਿਸਥਾਰਿਤ ਕਰਦਾ ਹੈ। 
(ਲੇਨਿਨ ਰਾਜ ਅਤੇ ਇਨਕਲਾਬ)” ਕਾਊਟਸਕੀ ਨੇ ਜਦੋਂ ਜਮਾਤੀ ਸੰਘਰਸ਼ ਨੂੰ ਮਜ਼ਦੂਰ 


੮. 


ਜਮਾਤ ਦੀ ਤਾਨਾਸ਼ਾਹੀ ਤੋਂ ਵੱਖ ਕਰਦੇ ਅਤੇ ਦੋਵਾਂ ਨੂੰ ਇਕ ਦੂਜੇ ਦੇ ਵਿਰੋਧ 'ਚ ਖੜ੍ਹਾ 


(2੭) 


5।। 58000 4800 5॥10। 0 €00॥ ੧੧81085॥0॥੫/60118.60।। 


ਕਰਕੇ ਮਾਰਕਸਵਾਦ ਨੂੰ ਬੁਰਜੂਆ ਸਿਧਾਂਤ ਤੱਕ ਹੀ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ 
ਤਾਂ ਆਪਣੀ ਪ੍ਰਸਿੱਧ ਕਿਤਾਬ “ਮਜ਼ਦੂਰ ਇਨਕਲਾਬ ਅਤੇ ਗੱਦਾਰ ਕਾਊਟਸਕੀ” ਵਿਚ 
ਲੇਨਿਨ ਨੇ ਇਸ ਨੂੰ ਮਾਰਕਸਵਾਦ ਦਾ “ਨਿਮਨ ਪੂਜੀਵਾਦੀ ਵਿਗੜਿਆ ਰੂਪ” ਦੱਸਦੇ 
ਹੋਏ ਜੋਰ ਦੇ ਕੇ ਕਿਹਾ ਕਿ ਮਜ਼ਦੂਰ ਇਨਕਲਾਬ ਬੁਰਜੂਆ ਰਾਜ ਮਸ਼ੀਨਰੀ ਨੂੰ ਤਾਕਤ 
ਨਲ ਤਬਾਹ ਕੀਤੇ ਬਿਨਾਂ ਅਤੇ ਉਸਦੀ ਜਗ੍ਹਾ ਤੇ ਇਕ ਨਵਾਂ (ਰਾਜ) ਕਾਇਮ ਕੀਤੇ 
ਬਿਨਾਂ,ਜੋ ਏਂਗਲਜ਼ ਦੇ ਸ਼ਬਦਾਂ 'ਚ “ਸ਼ੁੱਧ ਸ਼ਾਬਦਿਕ ਅਰਥਾਂ `ਚ ਰਾਜ ਨਹੀਂ ਰਹਿ ਜਾਂਦਾ?” 
ਅਸੰਭਵ ਹੈ (ਹਵਾਲਾ ਉਹੀ)। ਉਹਨਾਂ ਨੇ ਦੱਸਿਆ ਕਿ “ਮਜ਼ਦੂਰ ਜਮਾਤ ਦੀ ਤਾਨਾਸ਼ਾਹੀ 
ਬੁਰਜੂਆਜ਼ੀ ਵਿਰੁੱਧ ਮਜ਼ਦੂਰ ਜਮਾਤ ਦੁਆਰਾ ਹਿੰਸਾ ਦੇ ਪ੍ਰਯੋਗ ਨਾਲ ਜਿੱਤਿਆ ਗਿਆ 
ਅਤੇ ਕਾਇਮ ਰੱਖਿਆ ਗਿਆ ਸ਼ਾਸਨ ਹੈ, ਜੋ ਕਿਸੇ ਵੀ ਕਾਨੂੰਨ ਦੁਆਰਾ ਸੀਮਿਤ ਨਹੀਂ ਹੈ” 
(ਹਵਾਲਾ ਉਹੀ)। ਲੈਨਿਨ ਨੇ ਕਾਊਟਸਕੀ ਦੀਆਂ ਗਲਤ ਧਾਰਨਾਵਾਂ ਨੂੰ ਰੱਦ ਕਰਦੇ ਹੋਏ 
ਦੱਸਿਆ ਕਿ ਤਾਨਾਸ਼ਾਹੀ ਸਰਕਾਰ ਦਾ ਇਕ ਰੂਪ ਨਹੀਂ ਬਲਕਿ ਰਾਜ ਦਾ ਇਕ ਰੂਪ ਜਾਂ 
ਕਿਸਮ ਹੈ। ਕਾਊਟਸਕੀ ਦੁਆਰਾ ਪੇਸ਼ “ਸ਼ੁੱਧ ਜਮਹੂਰੀਅਤ” ਨੂੰ ਧੋਖਾ ਸਿੱਧ ਕਰਦੇ ਹੋਏ 
ਲੈਨਿਨ ਨੇ ਦੱਸਿਆ ਕਿ ਜਮਾਤਾਂ ਤੋਂ ਉਪਰ ਜਮਹੂਰੀਅਤ ਹੋ ਹੀ ਨਹੀਂ ਸਕਦੀ । ਜਮਹੂਰੀਅਤ 
ਦਾ ਖਾਸਾ ਜਾਂ ਤਾਂ ਬੁਰਜੂਆ ਹੋ ਸਕਦਾ ਹੈ ਜਾਂ ਪ੍ਰੋਲੇਤਾਰੀ। ਬੁਰਜੂਆ ਜਮਹੂਰੀਅਤ 
“ਸੀਮਿਤ,ਵਿਗੜੀ ਹੋਈ, ਝੂਠੀ, ਧੋਖੇਬਾਜ਼ ਅਤੇ ਅਮੀਰਾਂ ਦੀ ਜਮਹੂਰੀਅਤ ਹੁੰਦੀ ਹੈ।” 
ਇਸਦਾ ਤੱਤ ਬੁਰਜੂਆ ਤਾਨਾਸ਼ਾਹੀ ਹੀ ਹੋ ਸਕਦਾ ਹੈ, ਪਰ ਉਸਨੂੰ ਆਪਣੇ ਅਸਲੀ 
ਚਰਿੱਤਰ ਅਤੇ ਇਰਾਦਿਆਂ ਤੇ ਲਗਾਤਾਰ ਪਰਦਾ ਪਾਉਣ ਦੀ ਲੋੜ ਇਸ ਲਈ ਹੁੰਦੀ ਹੈ 
ਕਿ ਉਹ ਬਹੁਗਿਣਤੀ ਤੇ ਘੱਟਗਿਣਤੀ ਦੀ, ਲੁੱਟੇ ਜਾਣ ਵਾਲਿਆਂ ਉੱਪਰ ਲੋਟੂਆਂ ਦੀ 
ਤਾਨਾਸ਼ਾਹੀ ਹੁੰਦੀ ਹੈ। ਇਸਦੇ ਉਲਟ ਸਮਾਜਵਾਦੀ ਜਮਹੂਰੀਅਤ ਦਾ ਤੱਤ ਮਜ਼ਦੂਰ 
ਜਮਾਤ ਦੀ ਤਾਨਾਸ਼ਾਹੀ ਹੀ ਹੁੰਦਾ ਹੈ। ਇਹ ਬਹੁਗਿਣਤੀ ਜਨਤਾ ਦੇ ਲਈ ਵੱਧ ਤੋਂ ਵੱਧ 
ਜਮਹੂਰੀਅਤ ਹੁੰਦੀ ਹੈ ਅਤੇ ਲੋਟੂ ਜਮਾਤ 'ਤੇ ਤਾਨਾਸ਼ਾਹੀ ਲਾਗੂ ਕਰਦੀ ਹੈ। ਲੈਨਿਨ ਨੇ 
ਸੋਧਵਾਦੀ ਅਤੇ ਬੁਰਜੂਆ ਧੋਖੇਬਾਜੀ ਨੂੰ ਉਜਾਗਰ ਕਰਦੇ ਹੋਏ ਵਿਸਥਾਰ ਨਾਲ ਦੱਸਿਆ 
ਕਿ ਪ੍ਰੈਸ ਅਤੇ ਸਭਾਵਾਂ ਦੀ ਸੁਤੌਤਰਤਾ ਅਤੇ “ਕਾਨੂੰਨ ਸਾਹਮਣੇ ਸਾਰੇ ਨਾਗਰਿਕਾਂ ਦੀ 
ਬਰਾਬਰੀ” ਜਿਹੀਆਂ ਗੱਲਾਂ ਬੁਰਜੂਆ ਜਮਹੂਰੀਅਤ ਦੇ ਛਲ-ਕਪਟ ਹਨ । ਸਾਰਿਆਂ ਦੀ 
ਬਰਾਬਰ ਆਜ਼ਾਦੀ ਦੀਆਂ ਗੱਲਾਂ ਧੋਖਾ ਹਨ। ਲੋਟੂਆਂ ਅਤੇ ਲੁੱਟੇ ਜਾਣ ਵਾਲਿਆਂ ਦੀ 
ਬਰਾਬਰੀ ਅਤੇ ਬਰਾਬਰ ਆਜ਼ਾਦੀ ਜਮਾਤੀ-ਸਮਾਜ 'ਚ ਅਸੈਭਵ ਹੈ । ਨਾਲ ਹੀ, ਸੋਵੀਅਤ 
ਸੱਤਾ ਦਾ ਉਦਾਹਰਣ ਦਿੰਦੇ ਹੋਏ ਉਹਨਾਂ ਇਹ ਵੀ ਦੱਸਿਆ ਕਿ “ਮਜ਼ਦੂਰ ਜਮਾਤ ਦੀ 
ਜਮਹੂਰੀਅਤ ਹੁਣ ਤੱਕ ਦੇ ਸੈਸਾਰ ਇਤਿਹਾਸ 'ਚ ਜਮਹੂਰੀਅਤ ਦਾ ਵਿਕਾਸ ਅਤੇ ਵਿਸਥਾਰ 
ਹੈ” ਅਤੇ ਇਹ “ਬੁਰਜੂਆ ਜਮਹੂਰੀਅਤ ਤੋਂ` ਲੱਖਾਂ ਗੁਣਾਂ ਵਧੇਰੇ ਜਮਹੂਰੀ ਹੈ।” ਅੱਜ ਵੀ 
ਬੁਰਜੂਆਜ਼ੀ ਕਲਮਘਸੀਟ ਅਤੇ ਸੋਧਵਾਦੀ- ਗੈਰ-ਜਮਾਤੀ ਭਾਸ਼ਾ `ਚ ਜਮਹੂਰੀਅਤ 
ਆਜ਼ਾਦੀ ਅਤੇ ਬਰਾਬਰੀ ਆਦਿ ਦੀ ਜੋ ਘਟੀਆ ਬਕਵਾਸ ਕਰਦੇ ਹਨ, ਇਹ ਨਵੀਂ ਨਹੀਂ 
ਹੈ ਅਤੇ ਇਸ ਧੋਖੇਬਾਜ਼ੀ ਦਾ ਪਰਦਾਫਾਸ਼ ਲੈਨਿਨ ਨੇ ਹੀ “ਮਜ਼ਦੂਰ ਇਨਕਲਾਬ ਅਤੇ 
ਗੱਦਾਰ ਕਾਊਟਸਕੀ” ਸਹਿਤ ਕਈ ਲੋਖਾਂ-ਕਿਤਾਬਾਂ 'ਚ ਵਿਸਥਾਰ ਸਹਿਤ ਕੀਤਾ ਸੀ। 
(30) 


5।। 58000 4800 5॥10। 0 €00॥ ੧੧81085॥0॥੫/60118.60।। 


ਅਕਤੂਬਰ ਇਨਕਲਾਬ ਦੇ ਤੁਰਤ ਬਾਅਦ ਦੁਨੀਆਂ ਦੇ ਪਹਿਲੇ ਮਜ਼ਦੂਰ ਰਾਜ- 
ਸੋਵੀਅਤ ਸੱਤ੍ਰਾ ਦੀ ਅਗਵਾਈ ਕਰਦਿਆਂ ਲੈਨਿਨ ਨੇ ਮਾਰਕਸ- ਏਂਗਲਜ਼ ਦੀਆਂ ਮਜ਼ਦੂਰ 
ਜਮਾਤ ਦੀ ਤਾਨਾਸ਼ਾਹੀ ਸੰਬੰਧੀਂ ਧਾਰਾਨਾਵਾਂ ਨੂੰ ਠੋਸ ਅਨੁਭਵਾਂ ਦੇ ਆਧਾਰ ਤੇ ਵਿਕਸਿਤ 
ਕਰਨਾ ਸ਼ੁਰੂ ਕਰ ਦਿੱਤਾ। ਸੋਵੀਅਤ ਸੱਤ੍ਹਾ ਦੇ ਬੁਰਜੂਆਜ਼ੀ ਦੁਆਰਾ ਵਿਰੋਧ ਦੇ ਵੱਖ-ਵੱਖ 
ਰੂਪਾਂ ਅਤੇ ਪੂਜੀਵਾਦੀ ਮੁੜ ਬਹਾਲੀ ਦੇ ਸਾਰੇ ਤਰ੍ਹਾਂ ਦੇ ਅਤੇ ਸਾਰੇ ਪਾਸਿਆਂ ਤੋਂ ਪੈਦਾ ਹੋਣ 
ਵਾਲੇ ਉਹਨਾਂ ਖ਼ਤਰਿਆਂ ਨੂੰ, ਉਹਨਾਂ ਨੇ ਵਾਰ-ਵਾਰ ਲਗਾਤਾਰ ਰੇਖਾਂਕਿਤ ਕੀਤਾ 
(ਜਿਸਦੀ ਚਰਚਾ ਅਸੀਂ ਪਹਿਲਾਂ ਕਰ ਚੁੱਕੇ ਹਾਂ) ਅਤੇ ਇਸ ਸਭ ਦੇ ਟਾਕਰੇ ਲਈ “ਲੋਹੇ ਦੇ 
ਹੱਥ” ਦੀ ਲਾਜ਼ਮੀ ਜਰੂਰਤ ਤੇ ਵੱਧ ਤੋਂ ਵੱਧ ਜੋਰ ਦਿੱਤਾ। (ਲੰਨਿਨ-ਸੋਂਵੀਆਤ ਸਰਕਾਰ 
ਦੇ ਫੰਨੀ ਕੰਮ, ਆਰਚ-ਅਆਪ੍ਰੰਲ 7978) ਕੁਲ ਨ ਕੱਦਗੀ ਕਾਰਜਕਾਗੀ ਕਮੇਟੀ? /ਕੇਸ਼ਾਨ 
੭ਜ਼ਦੂਰਾੰ ਦੀ ਆਸ਼ਕੋ-ਸੋਵੀਆਤ ਲਾਲ ਸੰਨਾ ਦੇ ਪੁਤੀਨਿਯੀਆਂ ਅਤੇ ਟੌਡ ਯੂਨੀਅਨਾਂ ਦੇ 
/ਇਕਾ ਸੰਯਕਤ /ਏਜਲਾਸ਼ /ਵਚ ਪੰਸ਼ /ਨਿਪੰਰਟ (ਜੂਨ 7 5784/,%ਜ਼ਦੂਰ ਜਮਾਤ ਦਾ 
ਤਾਨਾਸ਼ਾਗੀੰ ਦੇ ਯੁੱਗ ਚ ਰਾਜਨੀਤੀ ਅਤੇ ਅਰਥਨਾੰਤਾੀੰ (ਅਕਤੂਬਰ 7 ੭75/,“ ਸੋਵੀੰਅਤਾੰ 
ਦੀ ਸ਼ਤਵਾਂ ਕੁੱਲ ਨੰ ਕਾਂਗਰਸ਼ /ਵਚ ਭਾਸ਼ਣ " (/ਦਿਸੰਬਰ 7 575), ਕ/ਮਿਊ/ਨੈਸ਼ਟ 
ਪਾਰਟੀ” (ਝਾਲਸ਼ਾਂਵਕ) ਦਾ ਦਸ਼ਵਾ' ਕਾਂਗਰਸ਼ /ਵਚ /ਨਪੌਰਟ ' (ਜਨਵਗਾੀ 7 ੭75/,?ਇਕਾ 
੭ਹਾਨ ਸ਼੍ਰਆਤ”(ਜੂਨ 7 ੭7੭),ਥੱਥੇ ਪੱਖੀ ਕਸਉ/ਨਿਜ਼ਮ/ਇਕ ਝਚਕਾਨਾ ਰੋਗ'(ਆਪੁੰਲ- 
ਮਈਂ-1920), 'ਕਉਨੈਸ਼ਟ/ਇੰਟਰਨੰਸ਼ਨਲ ਦੀ ਦੂਸ਼ਨੀ ਕਾਂਗਰਸ਼ ਵਿਚ ,ਿਪੌਰਟ,' 
/ਜੁਲਾਲੀ-ਅਗਸ਼ਤ 19204, 'ਰਾਜ?” (ਜੁਲਾਈ 7575) ਆਮੰਦਾ/ 

ਲੈਨਿਨ ਨੇ ਸੋਵੀਅਤ ਰੂਸ ਵਿਚ ਸਮਾਜਵਾਦੀ ਪ੍ਰਯੋਗਾਂ ਦੇ ਠੋਸ ਤਜਰਬਿਆਂ ਦੇ 
ਆਧਾਰ ਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਰੂਪ ਅਤੇ ਉਸਦੇ ਕੈਮ ਦੀ ਵਿਆਪਕ 
ਸਮਝ ਕਾਇਮ ਕੀਤੀ ਅਤੇ ਇਸ ਨਾਲ ਸੈਸਾਰ ਕਮਿਊਨਿਸਟ ਲਹਿਰ ਨੂੰ ਸਿੱਖਿਅਤ 
ਕੀਤਾ। ਉਹਨਾਂ ਨੇ ਬਾਲਸ਼ਵਿਕ ਪਾਰਟੀ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਵਿਚ 
ਮੌਜੂਦ ਉਨਾਂ ਸਾਰੀਆਂ ਅਰਥਵਾਦੀ ਪ੍ਰਵਿਰਤੀਆਂ ਅਤੇ ਰੁਝਾਨਾਂ ਦੇ ਵਿਰੁੱਧ ਸੈਘਰਸ਼ 
ਕੀਤਾ, ਜੋ ਇਕ ਜਾਂ ਦੂਜੇ ਰੂਪ ਵਿੱਚ ਰਾਜਨੀਤਿਕ ਜਮਾਤੀ ਸੈਘਰਸ਼ ਅਤੇ ਕਿਰਤੀਆਂ ਦੀ 
ਰਾਜਸੀ ਸੱਤਾ ਦੀ ਅਹਿਮੀਅਤ ਨੂੰ ਘਟਾ ਕੇ ਦੇਖਣ ਦੀ ਗਲਤੀ ਨੂੰ ਜਨਮ ਦਿੰਦੀਆਂ 
ਸਨ। ਨਾਲ ਹੀ, ਉਹਨਾਂ ਨੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਬਾਰੇ ਉਸ ਵੇਲੇ ਤੱਕ 
ਮੌਜੂਦ ਵਿਚਾਰਵਾਦੀ-ਸ਼ੁੱਧਤਾਵਾਦੀ ਧਾਰਨਾ ਦਾ ਵੀ ਖਡਨ ਕੀਤਾ ਅਤੇ ਉਹਨਾਂ ਬਾਹਰਮੁੱਖੀ 
ਸੀਮਾਵਾਂ ਨੂੰ ਸਪੱਸ਼ਟ ਕੀਤਾ ਜੋ ਦੌਰ-ਵਿਸ਼ੇਸ਼ ਵਿਚ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ 
ਰੂਪ ਨੂੰ ਨਿਰਧਾਰਿਤ ਕਰਦੀਆਂ ਸਨ। ਉਹਨਾਂ ਨੇ ਇਹ ਸਪੱਸ਼ਟ ਕੀਤਾ ਕਿ ਸਮਾਜਵਾਦੀ 
ਪੈਦਾਵਾਰੀ ਸੰਬੈਧ ਹੀ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਮਜ਼ਬੂਤੀਕਰਨ ਨਾਲ 
ਦਵੰਦ ਆਤਮਕ ਰੂਪ 'ਚ ਐਤਰ-ਸੈਬਧਿਤ ਹਨ। ਉਹਨਾਂ ਨੇ, ਉਹਨਾਂ ਜਰੂਰੀ ਸਮਝੌਤਿਆਂ 
ਦਾ ਵੀ ਵਰਨਣ ਕੀਤਾ, ਜੋ ਸਮਾਜਵਾਦ ਦੇ ਸ਼ੁਰੂਆਤੀ ਦੌਰ ਵਿੱਚ, ਖਾਸਕਰ ਪਿਛੜੇ 
ਦੇਸ਼ਾਂ ਵਿੱਚ ਮਜ਼ਦੂਰ ਜਮਾਤ ਨੂੰ ਜਾਇਦਾਦ ਦੀਆਂ ਮਾਲਕ ਜਮਾਤਾਂ ਨਾਲ ਕਰਨੇ ਪੈ 
ਸਕਦੇ ਹਨ। 

(31) 


5।। 58000 4800 5॥10। 0 €00॥ ੧੧81085॥0॥੫960118.60।। 


1921 ਦੇ ਬਾਅਦ ਖਾਸ ਕਰ ਨਵੀਂ ਆਰਥਿਕ ਨੀਤੀ ਦੇ ਸੋਵੀਅਤ ਰੂਸ ਦੇ 
ਤਜਰਬਿਆਂ ਦੇ ਆਧਾਰ 'ਤੇ ਲੈਨਿਨ ਨੇ ਇਹ ਸਿੱਧ ਕੀਤਾ ਕਿ ਸਮਾਜਵਾਦੀ ਸਮਾਜ 'ਚ 
ਪੂੰਜੀਵਾਦੀ ਅਤੇ ਵੱਖ-ਵੱਖ ਪੂਰਵ-ਧੂਜੀਵਾਦੀ ਪੈਦਾਵਾਰੀ ਸੈਬਧਾਂ ਦੀ ਪ੍ਰਭਾਵਸ਼ਾਲੀ 
ਮੌਜੂਦਗੀ ਅਤੇ ਇਥੋਂ ਤੱਕ ਕਿ ਉਹਨਾਂ ਦੀ ਪ੍ਰਧਾਨਤਾ ਹੋਣ ਦੇ ਬਾਵਜੂਦ ਅਤੇ ਉਹਨਾਂ ਨੂੰ 
ਛੋਟ ਦੇਣ ਦੀਆਂ ਜ਼ਰੂਰੀ ਮਜਬੂਰੀਆਂ ਦੇ ਬਾਵਜੂਦ, ਜੇਕਰ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ 
ਕਾਇਮ ਰਹਿੰਦੀ ਹੈ, ਰਾਜ ਸੱਤ੍ਹਾ 'ਤੇ ਕਮਿਊਨਿਸਟ ਪਾਰਟੀ ਦੇ ਮਾਧਿਅਮ ਨਾਲ ਮਜ਼ਦੂਰ 
ਜਮਾਤ ਦਾ ਕੈਟਰੋਲ ਕਾਇਮ ਰਹਿੰਦਾ ਹੈ ਤਾਂ ਸਮਾਜਵਾਦੀ ਇਨਕਲਾਬ ਦਾ ਭਵਿੱਖ 
ਨਿਸ਼ਚਿਤ ਬਣਿਆ ਰਹੇਗਾ। ਉਹਨਾਂ ਨੇ ਸਪੱਸ਼ਟ ਦੱਸਿਆ ਕਿ ਰਾਜਕੀ ਪੂੰਜੀਵਾਦ, 
ਨਿੱਜੀ ਪੂਜੀਵਾਦ, ਸਹਿਕਾਰੀ ਖੇਤੀ, ਸਮੂਹਿਕ ਅਤੇ ਰਾਜਕੀ ਮਾਲਕੀ ਦੇ ਵੱਖ-ਵੱਖ ਰੂਪਾਂ 
ਆਦਿ ਦੇ ਨਾਲ-ਨਾਲ ਪ੍ਰਭਾਵੀ ਮੌਜੂਦਗੀ ਦੇ ਬਾਵਜੂਦ ,ਜੇਕਰ ਸੋਵੀਅਤ ਸੱਤ੍ਰਾ ਕਾਇਮ 
ਹੈ, ਸਿਆਸੀ ਤਾਕਤ ਦਾ ਕੇਂਦਰ ਮਜ਼ਦੂਰ ਜਮਾਤ ਦੇ ਹੱਥਾਂ 'ਚ ਸੁਰੱਖਿਅਤ ਹੈ ਤਾਂ 
ਪੂੰਜੀਵਾਦੀ ਪੈਦਾਵਾਰੀ ਸੈਬਧਾਂ ਦਾ ਆਧਾਰ ਵਿਸਥਾਰਿਤ ਹੁੰਦੇ ਜਾਣ ਦੇ ਨਾਲ ਹੀ, ਸਮੇਂ 
ਦੇ ਫਰਕ ਨਾਲ ਮਜ਼ਦੂਰ ਜਮਾਤ ਧੂਜੀਵਾਦੀ ਪੈਦਾਵਾਰੀ ਸੇਬੰਧਾਂ ਅਤੇ ਬੁਰਜੂਆ ਤੱਤਾਂ 'ਤੇ 
ਸਰਵਪੱਖੀ ਨਿਰੈਤਰ ਹਮਲੇ ਦੀ ਤਾਕਤ ਇੱਕਠੀ ਕਰਦੇ ਹੋਏ ਸਮਾਜ ਨੂੰ ਅੱਗੇ ਵੱਲ ਗਤੀ 
ਦੇ ਸਕਦੀ ਹੈ। ਇਸ ਤਰ੍ਹਾਂ ਲੈਨਿਨ ਨੇ ਪਹਿਲੀ ਵਾਰ ਇਹ ਠੋਸ ਰੂਪ ਵਿਚ ਦੱਸਿਆ ਕਿ 
ਸਮਾਜਵਾਦ ਦੇ ਬਣੇ ਰਹਿਣ ਦੀ ਪਹਿਲੀ ਗਾਰਟੀ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਹੈ 
ਅਤੇ ਇਸ ਦਾ ਮੁੱਖ ਦਾਰੋ ਮਦਾਰ ਹੈ। 

ਸਟਾਲਿਨ ਦੇ ਸਮੇਂ ਦੇ ਸਮਾਜਵਾਦੀ ਦੌਰ ਨੇ ਲੈਨਿਨ ਦੀ ਇਸ ਧਾਰਨਾ ਨੂੰ ਸਹੀ 
ਸਿੱਧ ਕੀਤਾ ਹੈ। ਸਮਾਜਵਾਦੀ ਉਸਾਰੀ ਦੀਆਂ ਇਤਹਾਸਿਕ ਪ੍ਰਾਪਤੀਆਂ ਅਤੇ ਸ਼ਾਨਦਾਰ 
ਜਿੱਤਾਂ ਦੇ ਦੌਰ ਵਿਚ ਮਜ਼ਦੂਰ ਜਮਾਤ ਦੇ ਮਹਾਨ ਆਗੂ ਸਟਾਲਿਨ ਦੀ ਮੁੱਖ ਅਤੇ ਗੰਭੀਰ 
ਗਲਤੀ ਦਾ ਸ੍ਰੋਤ ਦਾਰਸ਼ਨਿਕ-ਸਿਧਾਂਤਕ ਸੀ। ਉਹ ਗਲਤੀ ਇਹ ਸੀ ਕਿ 1936 ਵਿਚ 
ਉਹਨਾਂ ਨੇ ਨਿੱਜੀ ਮਾਲਕੀ ਦੇ ਖਾਤਮੇ ਨਾਲ ਇਹ ਨਤੀਜਾ ਕੱਢਿਆ ਕਿ ਲੋਟੂ ਜਮਾਤਾਂ 
ਅਤੇ ਜਮਾਤੀ ਸੈਘਰਸ਼ਾਂ ਦੀ ਦੇਸ਼ ਅਦਰੋਂ ਹੁਣ ਹੋਂਦ ਖਤਮ ਹੋ ਗਈ ਹੈ ਅਤੇ ਮਜ਼ਦੂਰ ਜਮਾਤ 
ਦੀ ਤਾਨਾਸ਼ਾਹੀ ਦੀ ਮੁੱਖ ਜ਼ਰੂਰਤ, ਹੁਣ ਬਾਹਰੀ ਦਬਾਵਾਂ-ਹਮਲਿਆਂ ਤੋਂ ਸਮਾਜਵਾਦ ਨੂੰ 
ਬਚਾਉਣ ਦੇ ਲਈ ਹੀ ਹੈ। ਪਰ ਅਜਿਹੀ ਧਾਰਨਾ ਦੇਣ ਦੇ ਬਾਵਜੂਦ ਸਟਾਲਿਨ ਨੇ ਨਾ 
ਸਿਰਫ ਕੰਮਾਂਤਰੀ ਪੱਧਰ ਤੇ, ਸਗੋਂ ਵਿਵਹਾਰਿਕ ਪੱਧਰ ਅਤੇ ਅਨੁਭਵਿਕ ਤਰੀਕੇ ਨਾਲ 
ਦੇਸ਼ ਦੇ ਐਦਰ ਵੀ ਬੁਰਜੂਆ ਤੱਤਾਂ ਦੇ ਵਿਰੁੱਧ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦਾ 
ਅਤੇ ਰਾਜ ਦਾ ਮਜ਼ਦੂਰ ਚਰਿੱਤਰ ਬਣਿਆ ਰਿਹਾ। ਇਸ ਲਈ ਜੇਕਰ ਸਟਾਲਿਨ ਦੇ ਸਮੇ 
ਵਿਚ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਅਤਰਗਤ ਲਗਾਤਾਰ ਇਨਕਲਾਬ ਨਹੀਂ 
ਕੀਤੇ ਜਾ ਸਕੇ, ਸਮਾਜ ਵਿਚ ਨਵੇਂ ਬੁਰਜੂਆ ਤੱਤ ਪੈਦਾ ਹੁੰਦੇ ਰਹੇ ਅਤੇ ਉਹਨਾਂ ਦਾ 
ਆਧਾਰ ਫ਼ੇਲਦਾ ਰਿਹਾ, ਪਰ ਪੂੰਜੀਵਾਦ ਦੀ ਮੁੜ ਬਹਾਲੀ ਨਾ ਹੋ ਸਕੀ ਅਤੇ ਕਿਉਂਕਿ 
ਰਾਜਸੱਤਾ ਮਜ਼ਦੂਰ ਜਮਾਤ ਦੇ ਹੱਥਾਂ ਵਿਚ ਹੀ ਬਣੀ ਹੋਈ ਸੀ, ਇਸ ਲਈ ਰੀਭੀਰ 


(੨੭੨) 


5।। 58000 4800 5॥10। 0 €00॥ ੧੧81085॥0॥੫960118.60।। 


ਗਲਤੀਆਂ ਨੂੰ ਵੀ ਠੀਕ ਕਰਕੇ ਸਮਾਜਵਾਦੀ ਇਨਕਲਾਬ ਨੂੰ ਅੱਗੇ ਲਿਜਾਣ ਦੀ 
ਸੈਭਾਵਨਾ ਮੌਜੂਦ ਰਹੀ। ਪੂੰਜੀਵਾਦੀ ਮੁੜ ਬਹਾਲੀ ਦੀ ਸ਼ੁਰੂਆਤ ਸਿਰਫ਼ ਉੱਦੋਂ ਹੋ ਸਕੀ, 
ਜਦੋਂ ਖੁਰਸ਼ਚੇਵ ਨੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨੂੰ ਤਿਲਾਂਜਲੀ ਦੇ ਕੇ ਬੁਰਜੂਆ 
ਤਾਨਾਸ਼ਾਹੀ ਦੀ ਸਥਾਪਨਾ ਕਰ ਦਿੱਤੀ। 

ਮਾਓ-ਜ਼ੇ-ਤੌਗ ਨੇ ਰੂਸ ਵਿੱਚ ਸਮਾਜਵਾਦੀ ਪ੍ਰਯੋਗਾਂ ਅਤੇ ਪੂੰਜੀਵਾਦੀ ਮੁੜ ਬਹਾਲੀ 


ਦੇ ਹਾਂ ਪੱਖੀ-ਨਾਂਹ ਪੱਖੀ ਤਜ਼ਰਬਿਆਂ ਦਾ ਸਾਰ-ਸੰਗ੍ਹਿ ਕਰਦੇ ਹੋਏ ਅਤੇ ਚੀਨ `ਚ 
ਸਮਾਜਵਾਦੀ ਉਸਾਰੀ ਦੌਰਾਨ ਜਾਰੀ ਜਮਾਤੀ ਸੈਘਰਸ਼ 'ਚੋਂ ਨਤੀਜੇ ਕਢਦੇ ਹੋਏ, ਮਜ਼ਦੂਰ 
ਜਮਾਤ ਦੀ ਤਾਨਾਸ਼ਾਹੀ ਦੇ ਖਾਸੇ, ਉਸਦੀ ਜਰੂਰਤ ਅਤੇ ਉਸਦੇ ਕੰਮਾਂ ਦੇ ਬਾਰੇ 'ਚ ਵੱਧ 
ਤੋਂ ਵੱਧ ਸਹੀ-ਸਹੀ ਸਮਝ ਪੇਸ਼ ਕਰਦੇ ਹੋਏ ਖਾਸਕਰ “ਮਹਾਨ ਬਹਿਸ? ਤੋਂ ਲੈ ਕੇ “ਮਹਾਨ 
ਪ੍ਰੋਲੇਤਾਰੀ ਸੱਭਿਆਚਾਰ ਇਨਕਲਾਬ” ਤੱਕ ਦੇ ਦੌਰ 'ਚ ਮਾਰਕਸਵਾਦ ਨੂੰ ਨਵੀਂਆਂ ਸਿਖਰਾਂ 
ਤੱਕ ਪਹੁੰਚਾਇਆ । ਉਹਨਾਂ ਨੇ ਨਾ ਸਿਰਫ ਮਾਰਕਸ ਤੋਂ ਲੈ ਕੇ ਲੈਨਿਨ ਤੱਕ ਵਿਕਸਿਤ 
ਮਜ਼ਦੂਰ ਜਮਾਤ ਦੀ ਤਾਨਾਸ਼ਾਹੀ 'ਚ ਸਿਧਾਂਤ ਨੂੰ ਸਮੇਟਦੇ ਹੋਏ ਠੋਸ ਰੂਪ 'ਚ ਪੇਸ਼ ਕੀਤਾ, 
ਸਗੋਂ ਉਸ ਨੂੰ ਅੱਗੇ ਵੀ ਵਿਕਸਿਤ ਕੀਤਾ। 

ਮਾਰਚ 1949 ਤੋਂ ਹੀ ਮਾਓ ਨੇ ਚੀਨੀ ਕਮਿਊਨਿਸਟ ਪਾਰਟੀ ਦੀ ਸੱਤਵੀਂ ਕੇਂਦਰੀ 
ਕਮੇਟੀ ਦੇ ਦੂਜੇ ਸੈਪੂਰਨ ਇਜਲਾਸ ਵਿੱਚ ਪੇਸ਼ ਰਿਪੋਰਟ ਵਿੱਚ ਸਾਫ ਸ਼ਬਦਾਂ ਵਿਚ ਦੱਸਿਆ 
ਕਿ ਮਜ਼ਦੂਰ ਜਮਾਤ ਦੁਆਰਾ ਦੇਸ਼ ਭਰ ਵਿੱਚ ਸੱਤ੍ਰਾ ਤੇ ਕਬਜ਼ਾ ਕਰ ਲੈਣ ਦੇ ਬਾਅਦ ਵੀ 
ਮੁੱਖ ਐਦਰੂਨੀ ਵਿਰੋਧਤਾਈ 'ਚ ਮਜ਼ਦੂਰ ਜਮਾਤ ਅਤੇ ਸਰਮਾਏਦਾਰ ਜਮਾਤ ਵਿਚਲੀ 
ਵਿਰੋਧਤਾਈ ਹੈ ਅਤੇ ਸੈਘਰਸ਼ ਹੁਣ ਵੀ ਰਾਜ ਸੱਤ੍ਰਾ ਦੇ ਸਵਾਲ ਤੇ ਹੀ ਕੇਂਦਰਿਤ ਹੈ। 
1957 'ਚ ਮਾਓ ਦੀ ਰਚਨਾ,“ਜਨਤਾ ਵਿਚਲੇ ਐਤਰ ਵਿਰੋਧਾਂ ਨੂੰ ਸਹੀ ਢੈਗ ਨਾਲ ਹੱਲ 
ਕਰਨ ਦੇ ਬਾਰੇ” ਪ੍ਰਕਾਸ਼ਿਤ ਹੋਈ ਜਿਸਨੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਸਿਧਾਂਤ ਨੂੰ 
ਅਮੀਰ ਅਤੇ ਵਿਕਸਿਤ ਕੀਤਾ । ਮਾਰਕਸਵਾਦੀ ਸਿਧਾਂਤ ਅਤੇ ਵਿਵਹਾਰ ਦੇ ਇਤਿਹਾਸ 
ਵਿਚ ਇਸਨੇ ਪਹਿਲੀ ਵਾਰ ਠੌਸ ਸ਼ਬਦਾਂ ਵਿਚ ਦੱਸਿਆ ਕਿ ਪੈਦਾਵਾਰ ਦੇ ਸਾਧਨਾਂ ਦੀ 
ਮਾਲਕੀ ਦੇ ਸਮਾਜਵਾਦੀ ਰੂਪਾਂਤਰਣ ਦਾ ਕੈਮ ਮੁੱਖ ਤੌਰ ਤੇ ਪੂਰਾ ਹੋ ਜਾਣ ਦੇ ਬਾਅਦ ਵੀ 
ਜਮਾਤਾਂ, ਜਮਾਤੀ ਵਿਰੋਧਤਾਈਆਂ ਅਤੇ ਜਮਾਤੀ ਸੈਘਰਸ਼ ਮੌਜੂਦ ਹਨ ਅਤੇ ਮਜ਼ਦੂਰ 
ਜਮਾਤ ਨੂੰ ਲਾਜ਼ਮੀ ਨਾ ਸਿਰਫ ਆਰਥਿਕ ਸਗੋਂ ਸਿਆਸੀ ਅਤੇ ਵਿਚਾਰਧਾਰਕ ਮੋਰਚੇ ਤੇ 
ਵੀ ਇਨਕਲਾਬ ਜਾਰੀ ਰੱਖਣਾ ਹੋਵੇਗਾ। ਮਾਓ ਨੇ ਸਮਾਜਵਾਦ ਦੀਆਂ ਬੁਨਿਆਦੀ 
ਵਿਰੋਧਤਾਈਆਂ ਦਾ ਵਿਸ਼ਲੇਸ਼ਣ ਕਰਕੇ ਪਹਿਲੀ ਵਾਰ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ 
ਅਧੀਨ ਜਾਰੀ ਜਮਾਤੀ ਸੈਘਰਸ਼ ਦੇ ਬਾਹਰਮੁੱਖੀ ਨਿਯਮ ਪੇਸ਼ ਕੀਤੇ ਅਤੇ ਸਮਾਜਵਾਦ ਦੇ 
ਪੂਰੇ ਇਤਿਹਾਸਿਕ ਦੌਰ ਲਈ ਪਾਰਟੀ ਦੀ ਬੁਨਿਆਦੀ ਲੀਹ ਤਹਿ ਕੀਤੀ । ਮਹਾਨ ਬਹਿਸ” 
ਦੌਰਾਨ ਖੁਰਸ਼ਚੇਵੀ ਸੋਧਵਾਦ ਦੇ ਸਾਰੇ ਅੰਗਾਂ ਦਾ ਪੋਸਟਮਾਰਟਮ ਕਰਦੇ ਹੋਏ ਮਾਓ ਨੇ 
“ਸਮੁੱਚੀ ਜਨਤਾ ਦੇ ਰਾਜ” ਅਤੇ “ਸਮੁੱਚੀ ਜਨਤਾ ਦੀ ਪਾਰਟੀ” ਦੇ ਬੁਰਜੂਆ ਤੱਤ ਦਾ 
ਪਰਦਾਫ਼ਾਸ਼ ਕੀਤਾ ਅਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਮਾਰਕਸਵਾਦੀ ਸਿਧਾਂਤ 
ਦੀ ਹਿਫ਼ਾਜ਼ਤ ਕੀਤੀ। 


(੨੨) 


5।। 58000 4800 5॥10। 0 €00॥ ੧੧81085॥0॥੫960118.60।। 


ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦਾ ਸਿਧਾਂਤ ਅਤੇ ਅਮਲ ਆਪਣੇ ਪੂਰੇ ਜਲੌਅ 
ਵਿਚ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਦੌਰਾਨ ਸਾਹਮਣੇ ਆਇਆ 
ਜਦੋਂ ਮਾਓ ਨੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਅਤਰਗਤ ਨਿਰੈਤਰ ਇਨਕਲਾਬ 
ਚਲਾਉਂਦੇ ਰਹਿਣ ਦਾ ਸਿਧਾਂਤ ਪੇਸ਼ ਕੀਤਾ, ਜ਼ਿਆਦਾ ਠੋਸ ਰੂਪ ਵਿਚ ਇਸਦੇ ਕੌਮ ਅਤੇ 
ਇਸ ਦੀਆਂ ਨੀਤੀਆਂ ਤਹਿ ਕੀਤੀਆਂ ਅਤੇ ਵਿਵਹਾਰ ਦੁਆਰਾ ਇਹਨਾਂ ਨੂੰ ਸਹੀ ਸਿੱਧ 
ਵੀ ਕੀਤਾ । ਪੂਜੀਵਾਦੀ ਮੁੜ ਬਹਾਲੀ ਦੀ ਸਮੱਸਿਆ ਦੀ ਵੱਧ ਠੋਸ ਸਮਝ ਦੇ ਆਧਾਰ ਤੇ 
ਮਾਓ ਨੇ ਇਕਦਮ ਠੌਸ ਰੂਪ ਵਿਚ ਬੁਰਜੂਆਜ਼ੀ ਤੇ ਸਰਵਪੱਖੀ ਤਾਨਾਸ਼ਾਹੀ ਲਾਗੂ ਕਰਨ 
ਦਾ ਪ੍ਰੋਗਰਾਮ ਪੇਸ਼ ਕੀਤਾ ਅਤੇ ਸੱਭਿਆਚਾਰ ਸਹਿਤ, ਉੱਚ ਉਸਾਰ ਦੇ ਸਾਰੇ ਖੇਤਰਾਂ ਵਿਚ 
ਵੀ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਅਮਲ ਨੂੰ ਜ਼ਰੂਰੀ ਤੋਰ ਤੇ ਮਹੱਤਵਪੂਰਨ ਦੱਸਿਆ। 
ਮਾਰਕਸਵਾਦ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੇ ਦੌਰ ਵਿਚ ਸਿਧਾਂਤ ਅਤੇ ਵਿਵਹਾਰ 
ਨੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਬੁਨਿਆਦੀ ਮਹੱਤਵ ਨੂੰ ਲਗਾਤਾਰ ਅਤੇ ਜ਼ਿਆਦਾ 
ਤੋਂ ਜ਼ਿਆਦਾ ਠੋਸ ਰੂਪ ਵਿਚ ਸਿੱਧ ਕੀਤਾ ਹੈ। ਪੂੰਜੀਵਾਦੀ ਮੁੜ ਬਹਾਲੀ ਦੇ ਤਜਰਬਿਆਂ 
ਨੇ ਵੀ ਇਸਦੇ ਬਾਰੇ 'ਚ ਮਾਓ ਦੇ ਇਸ ਕਥਨ ਨੂੰ ਸਹੀ ਪ੍ਰਮਾਣਿਤ ਕੀਤਾ ਹੈ ਕਿ , “ਰੋਟੀ 
ਦੀ ਤਰ੍ਹਾਂ ਸੱਤ੍ਰਾ ਵੀ ਅਜਿਹੀ ਚੀਜ਼ ਹੈ, ਜਿਸਦੇ ਬਿਨਾਂ (ਇਨਕਲਾਬ ਵਿੱਚ) ਜੇਤੂ ਜਨਤਾ 
ਇਕ ਪਲ ਦੇ ਲਈ ਵੀ ਕੁੱਝ ਨਹੀਂ ਕਰ ਸਕਦੀ ।” 
ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਇਸ ਬੁਨਿਆਦੀ ਮਹੱਤਵ ਨੂੰ ਦੇਖਦੇ ਹੋਏ 
ਇਹ ਸਮਝਣਾ ਮੁਸ਼ਕਿਲ ਨਹੀਂ ਕਿ ਅੱਜ ਗੋਰਵਾਚੇਵ ਕਿਉਂ ਲਾਸਾਲ ,ਕਾਉਟਸਕੀ,ਖ਼ੁਰਸ਼ਚੇਵ 
ਦੀ ਸੁਰ 'ਚ ਸੁਰ ਮਿਲਾ ਕੇ ਪੂੰਜੀਵਾਦੀ ਧੋਖੇਭਰੀ ਭਾਸ਼ਾ'ਚ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ 
ਨੂੰ ਹਮਲੇ ਦਾ ਨਿਸ਼ਾਨਾ ਬਣਾ ਰਿਹਾ ਹੈ ਅਤੇ ਰੂਸ ਅਤੇ ਪੂਰਬੀ ਯੂਰਪ ਦੀਆਂ ਹਾਲ ਦੀਆਂ 
ਘਟਨਾਵਾਂ ਦੇ ਬਾਅਦ ਕੌਮਾਂਤਰੀ ਬੁਰਜੂਆਜ਼ੀ,ਉਸਦੇ ਪ੍ਰਚਾਰਤੰਤਰ ਅਤੇ ਉਸਦੇ 
ਬੁੱਧੀਜੀਵੀਆਂ ਨੇ ਮਾਰਕਸਵਾਦ ਉੱਤੇ ਕੂੜ ਪ੍ਰਚਾਰ, ਝੁਠ, ਫਰੇਬ, ਅਫ਼ਵਾਹਾਂ, ਦੇ ਜ਼ਰੀਏ 
ਜੋ ਚੌਤਰਫ਼ਾ ਹਮਲਾ ਬੋਲਿਆ ਹੈ, ਉਸ ਵਿਚ ਉਹ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨੂੰ 
ਮੁੱਖ ਨਿਸ਼ਾਨਾ ਕਿਉਂ ਬਣਾ ਰਹੇ ਹਨ। 


ਸੋਵੀਅਤ ਰੂਸ 'ਚ ਸਮਾਜਵਾਦੀ ਪ੍ਰਯੋਗ ਇਤਿਹਾਸ ਦੇ ਹਾਂ 
ਪੱਖੀ-ਨਾਂਹ ਪੱਖੀ ਤਜਰਬਿਆਂ ਦਾ ਇਕ ਨਿਚੋੜ 

ਸਮਾਜਵਾਦੀ ਸਮਾਜ ਦੇ ਖਾਸ, ਸਰੂਪ, ਉਸ ਵਿੱਚ ਜਾਰੀ ਜਮਾਤੀ ਸੈਘਰਸ਼ ਅਤੇ 
ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੀ ਬਿਨਾਂ ਕਿਸੇ ਛੋਟ ਦੇ ਅਟੱਲਤਾ ਦੀ ਚਰਚਾ ਦੇ 
ਬਾਅਦ ਇਹ ਜਰੂਰੀ ਹੈ ਕਿ ਹੁਣ ਅਸੀਂ ਹੁਣ ਤੱਕ ਦੇ ਸਮਾਜਵਾਦੀ ਪ੍ਰਯੋਗਾਂ ਦੇ ਇਤਿਹਾਸਿਕ 
ਅਨੁਭਵਾਂ ਦਾ ਇੱਕ ਸਿਧਾਂਤਕ ਸਾਰ-ਸੈਖੇਪ ਵੀ ਇੱਥੇ ਪੇਸ਼ ਕਰੀਏ। 

ਪੈਰਿਸ ਕਮਿਊਨ ਦੇ ਤਜਰਬਿਆਂ ਤੋਂ ਬਾਅਦ ਪਹਿਲੀ ਵਾਰ ਮਜ਼ਦੂਰ ਜਮਾਤ ਦੀ 
ਤਾਨਾਸ਼ਾਹੀ ਅਕਤੂਬਰ ਇਨਕਲਾਬ ਦੇ ਬਾਅਦ ਰੂਸ 'ਚ ਸਥਾਪਿਤ ਹੋਈ ਅਤੇ ਉਹ ਦੇਸ਼ 


(੨4) 


5।। 58000 4800 5॥10। 0 €00॥ ੧੧81085॥0॥੫/60118.60।। 


ਇਤਿਹਾਸ ਦੇ ਪਹਿਲੇ ਸਮਾਜਵਾਦੀ ਪੁਯੋਗਾਂ ਦੀ ਪ੍ਰਯੋਗਸ਼ਾਲਾ ਬਣਿਆ। 1949 ਦੇ 
ਚੀਨੀ ਇਨਕਲਾਬ ਨੇ ਇਨ੍ਹਾਂ ਹੀ ਪ੍ਰਯੋਗਾਂ ਦੇ ਸਾਰੇ ਪੱਖਾਂ ਤੋਂ ਅਮੀਰ ਹੋ ਕੇ ਸਮਾਜਵਾਦ ਦੀ 
ਦਿਸ਼ਾ `ਚ ਅੱਗੇ ਕਦਮ ਵਧਾਏ ਅਤੇ ਕਈ ਦੌਰਾਂ 'ਚੋਂ ਗੁਜ਼ਰ ਕੇ ਮਾਰਕਸਵਾਦੀ ਸਿਧਾਂਤ 
ਅਤੇ ਅਮਲ ਨੂੰ ਨਵੀਂਆਂ ਸਿਖਰਾਂ ਤੱਕ ਵਿਕਸਿਤ ਕੀਤਾ। ਇਹਨਾਂ ਇਨਕਲਾਬਾਂ ਦੇ 
ਇਤਿਹਾਸ ਚੋ ਨਿਕਲੀਆਂ ਹਾਂ ਪੱਖੀ-ਨਾਂਹ ਪੱਖੀ ਸਿਖਿਆਵਾਂ ਦੇ ਵਰਨਣ ਲਈ 
ਸਮਾਜਵਾਦ ਦੀਆਂ ਬਾਹਰਮੁੱਖੀ ਸੀਮਾਵਾਂ-ਸਮੱਸਿਆਵਾਂ ਅਤੇ ਅਤਰਮੁੱਖੀ ਭੁੱਲਾਂ-ਗਲਤੀਆਂ 
ਦੀ ਸੈਤੁਲਿਤ ਸਮਝ ਹਾਸਿਲ ਕਰਨ ਲਈ ਪੂਜੀਵਾਦੀ ਮੁੜ ਬਹਾਲੀ ਦੀ ਇਤਿਹਾਸ 'ਚ 
ਨਿਹਿਤ ਆਧਾਰਭੂਮੀ ਨੂੰ ਜਾਨਣ ਲਈ ਅਸੀਂ ਇੱਥੇ ਰੂਸ, ਚੀਨ ਦੇ ਮਹਾਨ ਸਮਾਜਵਾਦੀ 
ਪ੍ਯੋਗਾਂ ਦਾ ਨਿਚੋੜ ਪੇਸ਼ ਕਰ ਰਹੇ ਹਾਂ। ਇੱਥੇ ਸਾਡਾ ਮੈਤਵ ਘਟਨਾਵਾਂ ਦਾ ਬਿਊਰਾ ਦੇਣਾ 
ਨਹੀਂ ਜਾਂ ਸਮਾਜਵਾਦ ਦੀਆਂ ਚਮਤਕਾਰੀ ਪ੍ਰਾਪਤੀਆਂ ਦਾ ਵਰਨਣ ਕਰਨਾ ਨਹੀਂ ਹੈ, 
ਭਾਵੇਂ ਕਿ ਇਹ ਆਪਣੇ ਆਪ ਵਿਚ ਸੰਸਾਰ ਇਤਿਹਾਸ ਦੀ ਇਕ ਮਹਾਂਕਾਵਿਕ ਗਾਥਾ 
ਹੈ, ਪਰ ਥਾਂ ਦੀ ਘਾਟ ਕਰਕੇ ਅਤੇ ਆਪਣੇ ਮੂਲ ਵਿਸ਼ੇ ਵਸਤੂ ਦੀ ਸੀਮਾ ਨੂੰ ਦੇਖਦੇ ਹੋਏ 
ਇਸ ਲਾਲਚ ਤੋਂ ਬਚਣਾ ਹੀ ਹੋਵੇਗਾ। ਇਤਿਹਾਸਕ ਭੌਤਿਕਵਾਦੀ ਵਿਸ਼ਲੇਸ਼ਣ ਦਾ 
ਤਕਾਜ਼ਾ ਹੈ ਕਿ ਅਸੀਂ ਕਿਸੇ ਵੀ ਅਸਲ 'ਚ ਖੜੇ ਕੀਤੇ ਗਏ ਸਮਾਜਿਕ ਪ੍ਰਯੋਗਾਂ ਦੇ 
ਮਾਡਲ ਦਾ ਅਧਿਐਨ ਇਕ “ਆਦਰਸ਼” ਮਾਡਲ ਨਾਲ ਤੁਲਨਾ ਕਰਕੇ ਨਾ ਕਰੀਏ। ਇਹ 
ਇਕ ਵਿਚਾਰਵਾਦੀ ਪਹੁੰਚ ਅਤੇ ਗੈਰ ਦਵਦ ਆਤਮਕ ਵਿਧੀ ਹੋਵੇਗੀ। ਇਤਿਹਾਸ ਰਚਣ 
ਦਾ ਹਰ ਯਤਨ ਮਨਚਾਹੀਆਂ ਹਾਲਤਾਂ 'ਚੋਂ ਨਹੀਂ ਸਗੋਂ ਅਤੀਤ 'ਚੋਂ ਪਾਪਤ ਅਤੇ ਅਤੀਤ 
ਦੁਆਰਾ ਸਿਰਜੀਆਂ ਹਾਲਤਾਂ ਵਿਚ ਹੁੰਦਾ ਹੈ। ਵੱਧ ਤੋਂ ਵੱਧ ਸੈਭਵ ਵਿਗਿਆਨਕ 
ਸਿਧਾਂਤ ਵੀ ਜਦੋਂ ਪ੍ਰਯੋਗ ਵਿਚ ਆਉਂਦਾ ਹੈ ਤਾਂ ਹਾਲਤਾਂ ਉਸ ਅੱਗੇ ਕੁੱਝ ਰੁਕਾਵਟਾਂ- 
ਸੀਮਾਵਾਂ ਖੜ੍ਹੀਆਂ ਕਰਦੀਆਂ ਹਨ ਅਤੇ ਨਾਲ ਹੀ ਇਹਨਾਂ ਪ੍ਰਯੋਗਾਂ ਦੇ ਦੌਰਾਨ ਅਸਾਧਾਰਣ 
ਪ੍ਤਿਭਾਵਾਨ ਵਿਗਿਆਨਕਾਂ-ਇਨਕਲਾਬੀਆਂ ਤੋਂ ਵੀ ਕੁੱਝ ਗਲਤੀਆਂ ਹੁੰਦੀਆਂ ਹੀ 
ਹਨ। ਪਰ ਇਹ ਵੀ ਸਹੀ ਹੈ ਕਿ ਇਹਨਾਂ ਪੁਯੋਗਾਂ ਦੇ ਦੌਰਾਨ ਹੀ ਸਿਧਾਂਤਾਂ ਦਾ ਸਾਪੇਖਿਕ 
ਅਧੁਰਾਪਣ ਦੂਰ ਹੁੰਦਾ ਹੈ ਅਤੇ ਉਹਨਾਂ ਦੀ ਸੁਧਾਈ ਹੁੰਦਾ ਹੈ। ਵਿਗਿਆਨਕ ਜੋਤਸ਼ੀ 
ਨਹੀਂ ਹੁੰਦੇ ਅਤੇ ਕੋਈ ਵੀ ਸਿਧਾਂਤ ਸਮਾਜ ਦਾ ਭਵਿੱਖਫਲ ਨਹੀਂ ਹੁੰਦਾ। ਰੂਸ `ਚ 
ਸਮਾਜਵਾਦ ਦਾ ਪਹਿਲਾ ਪ੍ਰਯੋਗ ਹੋਣ ਦੀ ਸਥਿਤੀ ਅਤੇ ਸਮਾਜਵਾਦੀ ਦੌਰ ਦੇ ਜਮਾਤੀ 
ਸੰਘਰਸ਼ ਦੇ ਗੁੰਝਲਦਾਰ ਖਾਸੇ ਵਿਚ ਨਿਹਿਤ ਸਮੱਸਿਆਵਾਂ ਤਾਂ ਸਨ ਹੀ, ਅੱਗੇ ਅਸੀਂ ਇਹ 
ਵੀ ਦੇਖਾਂਗੇ ਕਿ ਰੂਸ ਦੇ ਪਿੱਛੜੇਪਨ ਅਤੇ ਪਹਿਲੇ ਮਹਾਂਯੁੱਧ ਦੇ ਤੁਰਤ ਬਾਅਦ ਦੀ ਭੁੱਖਮਰੀ 
ਅਤੇ ਤਬਾਹੀ ਨੇ ਵੀ ਇਨਕਲਾਬ ਦੇ ਲਈ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਸਨ। 
ਪਰ ਆਖਿਰਕਾਰ ਅਸੀਂ ਲੈਨਿਨ ਨੂੰ, ਬਾਲਸ਼ਵਿਕਾਂ ਨੂੰ ਜਾਂ ਮਜ਼ਦੂਰ ਜਮਾਤ ਨੂੰ ਇਸ ਗੱਲ 
ਲਈ ਤਾਂ ਦੋਸ਼ ਨਹੀਂ ਦੇ ਸਕਦੇ ਕਿ ਉਹਨਾਂ ਨੇ ਇਨਕਲਾਬ ਲਈ ਰੂਸ ਨੂੰ ਹੀ ਅਤੇ ਪਹਿਲੇ 
ਮਹਾਂਯੁੱਧ ਦੇ ਬਾਅਦ ਦੇ ਸਮ ਨੂੰ ਹੀ ਕਿਉਂ ਚੁਣਿਆ ? 

ਅੱਗੇ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ 1917 ਤੋਂ ਲੈ ਕੇ 1953ਤੱਕ ਲੈਨਿਨ ਅਤੇ 
ਸਟਾਲਿਨ ਦੇ ਸਨਮੁੱਖ ਇਕ ਦੇ ਬਾਅਦ ਇਕ ਲਗਾਤਾਰ ਰੀਭੀਰ ਫੌਰੀ ਸਮੱਸਿਆਵਾਂ 

(35) 


5।। 58000 4800 5॥10। 0 €00॥ ੧੧81085॥0॥੫/60118.60।। 


ਆਉਂਦੀਆਂ ਰਹੀਆਂ ਜਿਨ੍ਹਾਂ ਦੇ ਹੱਲ ਲਈ ਲਗਾਤਾਰ ਫੌਰੀ ਫੈਸਲੇ ਲੈਣੇ ਅਤੇ ਕਾਰਵਾਈ 
ਕਰਨ ਦੀ ਮਜਬੂਰੀ ਬਣੀ ਰਹੀ ਅਤੇ ਲੰਬੇ ਸਮੇਂ ਤੱਕ ਦੀਆਂ ਨੀਤੀਆਂ, ਪ੍ਰੋਗਰਾਮਾਂ ਤੇ 
ਸੋਚਣ ਲਈ ਸਮੇਂ ਦੀ ਘਾਟ ਲਗਾਤਾਰ ਬਣੀ ਰਹੀ। ਭਾਵੇਂ ਕਿ ਇਹ ਵੀ ਸਹੀ ਹੈ ਕਿ 
ਆਰੋਭਿਕ ਦੌਰ ਦੇ ਥੋੜ੍ਹੇ ਸਮੇਂ ਵਿਚ ਹੀ ਸਾਰੇ ਰੁਝੇਵਿਆਂ ਦੇ ਬਾਵਜੂਦ ਲੈਨਿਨ ਨੇ ਸਮਾਜਵਾਦ 
ਦੀਆਂ ਸਮੱਸਿਆਵਾਂ ਤੇ ਜ਼ਿਆਦਾ ਡੂੰਘਾਈ ਨਾਲ ਸੋਚਣਾ ਸ਼ੁਰੂ ਕਰ ਦਿੱਤਾ ਸੀ। ਇਹ 
ਸਿਲਸਿਲਾ ਸਟਾਲਿਨ ਦੇ ਸਮੇਂ ਦੌਰਾਨ ਉਸੇ ਰੂਪ 'ਚ ਜਾਰੀ ਨਹੀਂ ਰਹਿ ਸਕਿਆ। ਪਰ 
ਆਪਣੀ ਜ਼ਿੰਦਗੀ ਦੇ ਐਤਿਮ ਦੌਰ ਵਿੱਚ ਸਟਾਲਿਨ ਨੇ ਵੀ ਇਸ ਦਿਸ਼ਾ ਵਿੱਚ ਸੋਚਣਾ ਸ਼ੁਰੂ 
ਕਰ ਦਿੱਤਾ ਸੀ। ਨਾਲ ਹੀ ਇਹ ਵੀ ਧਿਆਨ ਰੱਖਣਾ ਹੋਵੇਗਾ,ਕਿ ਮਜ਼ਦੂਰ ਸੱਤਾ ਦੇ ਪੱਕੇ 
ਪੈਰੀਂ ਹੋਣ ਦੇ ਬਾਅਦ ਸਟਾਲਿਨ ਦੇ ਦੌਰ 'ਚ ਹੀ ਪੂਰੇ ਤੌਰ ਤੇ ਸਮਾਜ ਦੇ ਸਮਾਜਵਾਦੀ 
ਰੁਪਾਂਤਰਣ ਦਾ ਕੰਮ ਸ਼ੁਰੂ ਹੋਇਆ ਅਤੇ ਸਮੱਸਿਆਵਾਂ ਦੇ ਕੁੱਝ ਉਹਨਾਂ ਠੋਸ ਰੂਪਾਂ- 
ਅਯਾਮਾਂ ਦਾ ਵੀ ਸਟਾਲਿਨ ਨੂੰ ਸਾਹਮਣਾ ਕਰਨਾ ਪਿਆ ਜੋ ਲੈਨਿਨ ਦੀ ਜ਼ਿੰਦਗੀ ਵਿਚ 
ਅੱਜੇ ਭਰੂਣ ਰੂਪ 'ਚ ਹੀ ਸਨ। ਅੱਗੇ ਅਸੀਂ ਇਹ ਵੀ ਦੇਖਾਂਗੇ ਕਿ ਕੁੱਝ ਬੁਨਿਆਦੀ 
ਸਮੱਸਿਆਵਾਂ ਨੂੰ ਨਾ ਦੇਖ ਸਕਣ ਅਤੇ ਕੁੱਝ ਦੇ ਐਸ਼ਿਕ ਅਤੇ ਗਲਤ ਹੱਲ ਪੇਸ਼ ਕਰਨ ਦੇ 
ਬਾਵਜੂਦ, ਕੁੱਝ ਰੀਭੀਰ ਸਿਧਾਂਤਕ ਭੁੱਲਾਂ ਅਤੇ ਕੁੱਝ ਗੌਣ ਵਿਵਹਾਰਿਕ ਗਲਤੀਆਂ ਦੇ 
ਬਾਵਜੂਦ ਸਟਾਲਿਨ ਦੇ ਪੂਰੇ ਦੌਰ 'ਚ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਕਾਇਮ ਰਹੀ, 
ਸਮਾਜਵਾਦ ਨੇ ਅੱਗੇ ਵੱਲ ਲੰਬੇ ਕਦਮ ਭਰੇ ਅਤੇ ਫਾਸਿਜ਼ਮ ਨੂੰ ਹਰਾਉਣ ਦੀ ਭਿਆਨਕ 
ਚੁਣੌਤੀ ਦਾ ਸਫ਼ਲ ਮੁਕਾਬਲਾ ਕਰਨ ਦੇ ਨਾਲ ਹੀ ਪੂਰੀ ਦੁਨੀਆਂ ਵਿਚ ਇਨਕਲਾਬ ਦੀ 
ਲਹਿਰ ਨੂੰ ਅੱਗੇ ਗਤੀ ਦੇਣ ਵਿਚ ਸੋਵੀਅਤ ਰੂਸ ਨੇ ਮਹੱਤਵਪੂਰਨ ਭੂਮਿਕਾ ਨਿਭਾਈ। 
ਇਸ ਪੂਰੇ ਦੌਰ 'ਚ ਸਮਾਜਵਾਦ ਦੇ ਨਿਯਮ ਦੀ ਸਪੱਸ਼ਟ ਸਮਝ ਦੀ ਘਾਟ ਦੇ ਬਾਵਜੂਦ, 
ਬੁਰਜੂਆ ਤੱਤਾਂ ਅਤੇ ਬੁਰਜੂਆ ਅਧਿਕਾਰਾਂ ਨੂੰ ਕੰਟਰੋਲ ਕਰਨ ਦਾ ਕੌਮ ਜਾਰੀ ਰਿਹਾ, 
ਸਮਾਜਵਾਦੀ ਸਮੂਹਿਕ ਮਾਲਕੀ ਦਾ ਢਾਂਚਾ ਸਫਲਤਾਪੂਰਵਕ ਸਥਾਪਿਤ ਹੋਇਆ, ਉਸਾਰੀ 
ਲਗਾਤਾਰ ਜਾਰੀ ਰਿਹਾ ਅਤੇ ਮਜ਼ਦੂਰਾਂ ਅਤੇ ਮਿਹਨਤਕਸ਼ ਜਨਤਾ ਦੀ ਪਹਿਲ ਕਦਮੀ 
ਅਤੇ ਉਤਸ਼ਾਹ ਲਗਾਤਾਰ ਬਣਿਆ ਰਿਹਾ। ਪੈਦਾਵਾਰੀ ਸੈਬਧਾਂ ਚ ਇਨਕਲਾਬੀ ਤਬਦੀਲੀ 
ਪੈਦਾਵਾਰੀ ਸ਼ਕਤੀਆਂ ਨੂੰ ਲਗਾਤਾਰ ਵਿਕਸਿਤ ਕਰਦੀ ਰਹੀ। 

ਅਕਤੂਬਰ ਇਨਕਲਾਬ ਰੂਸ ਵਿਚ ਅਜਿਹੇ ਸਮੇਂ ਪ੍ਵਾਨ ਚੜਿਆ ਜਦੋਂ ਪਹਿਲੇ 
ਸਾਮਰਾਜਵਾਦੀ ਯੁੱਧ 'ਚ ਉਲਝੇ ਹੋਣ ਕਰਕੇ ਉਸ ਦਾ ਅਰਥਚਾਰਾ ਕਮਜ਼ੋਰ ਹੋ ਚੁੱਕਾ ਸੀ 
ਅਤੇ ਕਿਸਾਨਾਂ-ਮਜ਼ਦੂਰਾਂ ਦੀ ਵੱਡੀ ਆਬਾਦੀ ਭਿਆਨਕ ਘਾਟਾਂ ਅਤੇ ਬਦਹਾਲੀ ਦਾ 
ਜੀਵਨ ਬਿਤਾ ਰਹੀ ਸੀ। ਫ਼ਰਵਰੀ ਇਨਕਲਾਬ ਦੇ ਬਾਅਦ ਤੋਂ ਹੀ ਪੂਰੇ ਦੇਸ਼ ਐਦਰ 
ਅਰਾਜਕਤਾ ਦਾ ਮਹੌਲ ਸੀ ਅਤੇ ਤਿੱਖੇ ਰੂਪ 'ਚ ਜਾਰੀ ਜਮਾਤੀ ਸੰਘਰਸ਼ ਅਕਤੂਬਰ 
ਇਨਕਲਾਬ ਦੀ ਭੂਮਿਕਾ ਤਿਆਰ ਕਰ ਰਿਹਾ ਸੀ। ਅਜਿਹੇ ਹੀ ਚੁਣੌਤੀਆਂ ਭਰੇ ਸਮੇਂ `ਚ 
ਰੂਸ 'ਚ ਸੱਤਾ ਬਾਲਸ਼ਵਿਕਾਂ ਦੇ ਹੱਥ ਆਈ। ਖੁਦ ਲੈਨਿਨ ਨੇ ਰੂਸੀ ਇਨਕਲਾਬ ਦੇ 
ਆਰੰਭਿਕ ਸਮੇ' ਨੂੰ ਤਿੰਨ ਭਾਗਾਂ ਵਿਚ ਵੰਡਿਆ ਸੀ। (ਲੌਨੈਨ-ਰਲੀਂ ਕਮਿਊਨਿਸਟ 
ਪਾਰਟੀ ਦੇ ਸ਼ੱਤਵੱ ਮਾਸਕ ਭਬੋਰਨੀਆ ਸੰਮੇਲਨ 'ਚ ਨਵਾਂ ਆਗ/ਥਕ ਨ7ਤਾ' ਥਾਨ 


(26) 


5।। 58000 4800 5॥10। 0 €00॥ ੧੧81085॥0॥੫960118.60।। 


/ਰਪਾਰਣ, ਸੰਗ੍ਰਹਿਤ ਰਚਨਾਵਾਂ ਭਾਗ ਤਤ) ਅਕਤੂਬਰ 1917 ਤੋਂ ਲੈ ਕੇ 1918 ਦੀ 
ਬਸੈਤ ਤੱਕ ਦੇ ਪਹਿਲੇ ਦੌਰ ਵਿਚ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨੂੰ ਮਜ਼ਬੂਤੀ ਨਾਲ 
ਸਥਾਪਿਤ ਕਰਨਾ, ਜਾਗੀਰਦਾਰਾਂ ਦੀ ਜਾਇਦਾਦ ਜ਼ਬਤ ਕਰਨਾ, ਸਾਮਰਾਜਵਾਦੀ ਯੁੱਧ 
`ਚੋਂ ਰੂਸ ਨੂੰ ਬਾਹਰ ਕੱਢਣਾ ਅਤੇ ਪੈਦਾਵਾਰ ਦੇ ਮੁੱਖ ਸਾਧਨਾਂ, ਆਵਾਜਾਈ ਅਤੇ 
ਵਟਾਂਦਰੇ ਦਾ ਕੰਮੀਕਰਣ ਕਰਨਾ ਇਨਕਲਾਬ ਦੇ ਮੁੱਖ ਸਿਆਸੀ ਕੰਮ ਸਨ। ਇਹ 
ਇਨਕਲਾਬ ਦੇ ਬਹੁਤ ਹੀ ਫੌਰੀ ਅਤੇ ਸੈਕਟਕਾਲੀਨ ਸਿਆਸੀ ਕੈਮ ਸਨ। 

1918 ਦੇ ਸ਼ੁਰੂ ਤੋਂ ਹੀ ਦੇਸ਼ ਅਦਰ ਵੀ ਉਲਟ ਇਨਕਲਾਬੀਆਂ ਨੇ ਜਥੇਬੈਦ ਹੋ ਕੇ 
ਨਵ-ਜੰਮੇ-ਮਜ਼ਦੂਰ ਇਨਕਲਾਬ ਤੇ ਚੌਤਰਫਾ ਹਮਲਾ ਬੋਲ ਦਿੱਤਾ ਸੀ ਅਤੇ ਅਗਲੇ ਤਿੰਨ 
ਸਾਲਾਂ ਤੱਕ ਪੂਰਾ ਦੇਸ਼ ਖੂਨੀ ਘਰੇਲੂ-ਯੁੱਧ 'ਚ ਉਲਝਿਆ ਰਿਹਾ । ਚੌਦਾਂ ਸਾਮਰਾਜਵਾਦੀ 
ਤਾਕਤਾਂ ਨੇ ਇੱਕਠੇ ਹੋ ਕੇ ਸੋਵੀਅਤ ਸੱਤ੍ਰਾ ਦਾ ਗਲ ਘੁੱਟ ਦੇਣ ਦੀ ਕੋਈ ਵੀ ਕੋਸ਼ਿਸ਼ 
ਬਾਕੀ ਨਾ ਛੱਡੀ। ਲੈਨਿਨ ਦੁਆਰਾ ਕੀਤੇ ਗਏ ਦੌਰ-ਵੰਡ ਦੇ ਅਨੁਸਾਰ ਇਨਕਲਾਬ ਦਾ 
ਦੂਜਾ ਦੌਰ 1918 ਤੋਂ 1921 ਤੱਕ ਸੀ, ਜਿਸ ਨੂੰ “ਜੋਗੀ ਕਮਿਊਨਿਜ਼ਮ ਦਾ ਦੌਰ” ਕਿਹਾ 
ਗਿਆ। ਇਸ ਦੌਰ 'ਚ ਮੁੱਖ ਕੈਮ ਆਰਥਿਕ ਅਤੇ ਯੁੱਧਨੀਤਕ ਸਨ। 1921 ਦੀ ਬਸੰਤ ਤੋਂ 
ਸ਼ੁਰੂ ਹੋਣ ਵਾਲਾ ਤੀਜਾ ਦੌਰ ਨਵੀਂ ਆਰਥਿਕ ਨੀਤੀ ਦਾ ਦੌਰ ਸੀ। ਖ਼ੁਦ ਲੈਨਿਨ ਦੇ 
ਸ਼ਬਦਾਂ 'ਚ “ਨਵੇਂ ਢੰਗ ਨਾਲ, ਕੌਮੀ ਪੂਜੀਵਾਦ ਦੇ ਵਿਕਾਸ ਦਾ ਦੌਰ” ਸੀ। “ਜੋਗੀ 
ਕਮਿਊਨਿਜ਼ਮ” ਦੀਆਂ ਨੀਤੀਆਂ ਫ਼ੌਰੀ ਅਤੇ ਸੈਕਟਕਾਲੀਨ ਸਨ ਜੋ ਨਵ-ਜੋਮੇਂ ਸੋਵੀਅਤ 
ਰਾਜ ਨੂੰ ਕੌਮਾਂਤਰੀ ਪੈਮਾਨੇ ਤੇ ਜਥੇਬਦ ਹਥਿਆਰਬਦ ਉਲਟ-ਇਨਕਲਾਬ ਤੋਂ ਬਚਾਉਣ 
ਲਈ ਜਰੂਰੀ ਸਨ। ਇਸ ਦੇ ਤਹਿਤ ਵੱਡੇ ਪੈਮਾਨੇ 'ਤੇ ਉਦਯੋਗਾਂ ਦਾ ਕੌਮੀਕਰਨ, ਖੇਤੀ- 
ਉਤਪਾਦਾਂ ਦੀ ਜਰੂਰੀ ਵਸੂਲੀ ਅਤੇ ਵਪਾਰ ਦਾ ਰਾਜ ਦੇ ਹੱਥਾਂ 'ਚ ਕੇਂਦਰੀਕਰਨ ਸ਼ਾਮਿਲ 
ਸੀ। ਜਿਵੇਂ ਕਿ ਦਸਵੀਂ ਪਾਰਟੀ ਕਾਂਗਰਸ ਵਿਚ ਲੈਨਿਨ ਨੇ ਸਪੱਸ਼ਟ ਦੱਸਿਆ ਸੀ ਅਤੇ 
ਬਾਅਦ ਵਿਚ “ਜਿਣਸ ਦੇ ਰੂਪ 'ਚ ਕਰ” ਨਾਮੀ ਪੁਸਤਕ ਵਿਚ ਵੀ ਜ਼ਿਕਰ ਕੀਤਾ ਸੀ। 
(ਸੰਗ੍ਰਹਿਤ ਰਚਨਾਵਾਂ-ਭਾਗ 32) “ਜੰਗੀ ਕਮਿਊਨਿਜ਼ਮ” ਦੀਆਂ ਨੀਤੀਆਂ ਆਮ ਤੌਰ 
ਤੇ ਸਮਾਜਵਾਦੀ ਇਨਕਲਾਬ ਦੇ ਆਰੈਭਿਕ ਦੌਰ 'ਚ ਮਜ਼ਦੂਰ ਜਮਾਤ ਦੇ ਆਰਥਿਕ ਕੌਮਾਂ 
ਦੇ ਅਨੁਰੂਪ ਨਹੀਂ ਸਨ ਅਤੇ ਇਹਨਾਂ ਦੇ ਅਮਲ 'ਚ ਗਲਤੀਆਂ ਅਤੇ ਵਧੀਕੀਆਂ ਵੀ 
ਹੋਈਆਂ,ਪਰ ਯੁੱਧ ਅਤੇ ਤਬਾਹੀ ਨੇ ਇਹਨਾਂ ਨੂੰ ਅਪਨਾਉਣ ਲਈ ਬਾਲਸ਼ਵਿਕਾਂ ਨੂੰ 
ਮਜ਼ਬੂਰ ਕਰ ਦਿੱਤਾ ਸੀ ਅਤੇ ਉਹਨਾਂ ਸਾਹਮਣੇ ਕੋਈ ਦੂਜਾ ਬਦਲ ਨਹੀਂ ਸੀ। ਇਸ ਲਈ 
“ਜੋਗੀ ਕਮਿਊਨਿਜ਼ਮ” ਦੀ ਸੈਕਟਕਾਲੀਨ ਮਜ਼ਬੂਰੀ ਅਤੇ ਨਵ ਜੈਮੇ ਪਹਿਲੇ ਸਮਾਜਵਾਦੀ 
ਰਾਜ ਦੇ ਆਗੂਆਂ ਦੁਆਰਾ ਇਸਦੇ ਅਮਲ ਦੌਰਾਨ ਹੋਈਆਂ ਗਲਤੀਆਂ ਦੇ ਜੋ ਵੀ 
ਪ੍ਰਤੀਕੂਲ ਪ੍ਰਭਾਵ ਪਏ, ਉਹ ਬਾਲਸ਼ਵਿਕਾਂ ਦੀ ਇੱਛਾ ਤੋਂ ਅਜ਼ਾਦ ਸਨ ਅਤੇ ਉਹਨਾਂ ਤੋਂ 
ਬਚਿਆ ਨਹੀਂ ਸੀ ਜਾ ਸਕਦਾ। 

“ਜੋਗੀ ਕਮਿਊਨਿਜ਼ਮ”ਦਾ ਦੌਰ ਖ਼ਤਮ ਹੋਣ ਦੇ ਬਾਅਦ ਹੁਣ ਮੁਕਾਬਲਤਨ ਲਮਕਵੇਂ 
ਖਾਸੇ ਦਾ ਸੈਕਟ ਸਾਹਮਣੇ ਖੜ੍ਹਾ ਸੀ। ਘਰੇਲੂ ਜੋਗ ਦੀ ਸਮਾਪਤੀ ਅਤੇ ਬਾਹਰੀ ਹਮਲਿਆਂ 
ਦੇ ਪਿੱਛੇ ਧੱਕ ਦਿੱਤੇ ਜਾਣ ਦੇ ਬਾਅਦ ਵੀ ਸਮਾਜਵਾਦੀ ਉਸਾਰੀ ਦਾ ਕੌਮ ਆਮ ਹਾਲਤਾਂ 

ਇੀ 


5।। 58000 4800 5॥10। 0 €00॥ ੧੧81085॥0॥੫960118.60।। 


`ਚ ਸ਼ੁਰੂ ਕਰਨ ਦਾ ਸਮਾਂ ਨਹੀਂ ਆ ਸਕਿਆ। ਸੈਸਾਰ ਜੋਗ ਅਤੇ ਇਨਕਲਾਬ ਅਤੇ ਉਲਟ 
ਇਨਕਲਾਬ ਦੇ ਸੱਤ ਤੂਫਾਨੀ ਸਾਲਾਂ ਨੇ ਰੂਸੀ ਕੌਮੀ ਅਰਥਚਾਰੇ ਨੂੰ ਲੰਗੜਾ ਬਣਾ ਦਿੱਤਾ 
ਸੀ। ਜੰਗਾਂ 'ਚ ਹੋਈ ਤਬਾਹੀ ਨੇ ਪੂੰਜੀਪਤੀਆਂ ਦੁਆਰਾ ਉਦਯੋਗਾਂ ਨੂੰ ਛੱਡ ਦੇਣ ਅਤੇ 
ਤੋੜ-ਭੰਨ ਕਰਨ ਦੀ ਸਥਿਤੀ ਨੇ ਅਤੇ ਸੋਵੀਅਤ ਸੱਤ੍ਹਾ ਦੀ ਹਿਫ਼ਾਜ਼ਤ ਲਈ ਸਾਰੇ 
ਸਾਧਨਾਂ ਨੂੰ ਝੋਕ ਦੇਣ ਦੀ ਮਜਬੂਰੀ ਨੇ ਆਰਥਿਕ ਜੀਵਨ ਨੂੰ ਠੱਪ ਕਰ ਦਿੱਤਾ ਸੀ ਅਤੇ 
ਇਸ ਨੂੰ ਕਿਸੇ ਫੌਰੀ ਕਾਰਵਾਈ ਦੁਆਰਾ ਗਤੀ ਦੇਣਾ ਸੈਭਵ ਨਹੀਂ ਸੀ। ਅਜਿਹੇ ਹੀ ਸਮ 
ਬਾਲਸ਼ਵਿਕਾਂ ਨੇ ਕਰਮਬੱਧ ਢੰਗ ਨਾਲ ਪਿੱਛੇ ਹੱਟਣ ਦਾ ਬਦਲ ਚੁਣਿਆ ਤਾਂ ਕਿ ਸਮਾਜਵਾਦ 
ਦੀ ਦਿਸ਼ਾ 'ਚ ਫਿਰ ਅੱਗੇ ਵਧਿਆ ਜਾ ਸਕੇ। ਇਹੀ ਨਵੀਆਂ ਆਰਥਿਕ ਨੀਤੀਆਂ ਦਾ 
ਦੌਰ ਸੀ ਜਿਸਨੂੰ ਲੈਨਿਨ ਨੇ “ਕੌਮੀ ਪੂਜੀਵਾਦ ਦੀ ਨੀਤੀ ਵੱਲ ਵਾਪਸੀ ਦਾ ਦੌਰ” ਕਿਹਾ 
(ਲੈਨਿਨ-'ਜਿਣਸ ਦੇ ਰੂਪ 'ਚ ਕਰ” ਕਿਤਾਬ-ਸੰਗ੍ਰਹਿਤ ਰਚਨਾਵਾਂ ਖਡ-32)। ਇਹ 
ਮਜ਼ਦੂਰ ਰਾਜ ਦੁਆਰਾ ਜਥੇਬੰਦ ਅਤੇ ਨਿਠੀਤਰਿਤ ਤੌਰ `ਤੇ ਪਿੱਛੇ ਹੱਟਣਾ ਸੀ, ਤਾਂ ਕਿ 
ਪੂੰਜੀਵਾਦੀ ਕਿਲੇ ਤੇ ਫ਼ਿਰ ਤੋਂ ਹਮਲਾ ਬੋਲਿਆ ਜਾ ਸਕੇ ਅਤੇ “ਸੋਵੀਅਤ ਰਾਜ ਦੇ 
ਸਿਆਸੀ ਲਾਭਾਂ ਲਈ ਆਰਥਿਕ ਬੁਨਿਆਦ ਰੱਖੀ ਜਾ ਸਕੇ” (ਲੈਨਿਨ-ਸੈਗੁਹਿਤ ਰਚਨਾਵਾਂ 
(ਅੰਗਰੇਜੀ) ਖੇਡ 33ਪਨਾ-73) ਇਸ ਪਿੱਛੇ ਹੱਟਣ ਦੀ ਪ੍ਰਕਿਆ ਨੂੰ ਰੋਕਣ ਦੀ ਸ਼ੁਰੂਆਤ 
ਵੀ ਇਕ ਸਾਲ ਬਾਅਦ ਹੀ ਕਰ ਦਿੱਤੀ ਗਈ, ਭਾਵੇਂ ਨਵੀਂ ਆਰਥਿਕ ਨੀਤੀ ਦੇ ਦੌਰ ਦੀ 
ਪੂਰਨ ਸਮਾਪਤੀ ਪਹਿਲੀ ਪੇਜ ਸਾਲਾ ਯੋਜਨਾ ਦੀ ਸ਼ੁਰੂਆਤ ਦੇ ਨਾਲ ਹੋਈ । ਗਿਆਰਵੀਂ 
ਕਾਂਗਰਸ ਵਿਚ ਲੈਨਿਨ ਨੇ ਇਹ ਕਿਹਾ ਸੀ ਕਿ “ ਇੱਕ ਸਾਲ ਤੋਂ ਅਸੀਂ ਪਿੱਛੇ ਹਟਦੇ ਰਹੇ 
ਹਾਂ, ਹੁਣ ਇਸ ਨੂੰ ਰੋਕਣਾ ਹੋਵੇਗਾ।” 

ਨਵੀਂ ਆਰਥਿਕ ਨੀਤੀ ਸਿਰਫ ਇੰਨੀ ਹੀ ਨਹੀਂ ਸੀ। ਇਹ ਮਜ਼ਦੂਰ-ਕਿਸਾਨ 
ਗੱਠਜੋੜ ਦੀ ਵੀ ਪਹਿਲੀ ਸਮਾਜਵਾਦੀ ਮਿਸਾਲ ਸੀ। ਇਨਕਲਾਬ ਤੋਂ ਪਹਿਲਾਂ ਕਿਸਾਨਾਂ 
ਵਿਚ ਬਾਲਸ਼ਵਿਕਾਂ ਦਾ ਆਧਾਰ ਬਹੁਤ ਸੀਮਿਤ ਸੀ ਅਤੇ 1921 ਤੱਕ ਇਸ ਦਿਸ਼ਾ 'ਚ 
ਸੋਵੀਅਤ ਰਾਜ ਅਤੇ ਪਾਰਟੀ ਨੂੰ ਪੂਰਾ ਮੌਕਾ ਨਹੀਂ ਮਿਲਿਆ ਸੀ। 1921 ਤੱਕ ਲੈਨਿਨ 
ਇਸ ਨਤੀਜੇ ਤੇ ਪਹੁੰਚ ਚੁੱਕੇ ਸਨ ਕਿ ਪੂਰੇ ਰੂਸੀ ਸਮਾਜ ਨੂੰ ਸਮਾਜਵਾਦੀ ਇਨਕਲਾਬ ਦੇ 
ਰਸਤੇ ਤੇ ਤੋਰਨ ਲਈ ਵਿਸ਼ਾਲ ਕਿਸਾਨ ਆਬਾਦੀ ਨੂੰ ਤਬਦੀਲੀ ਦੀ ਮੁੱਖ ਧਾਰਾ ਦੇ ਨਾਲ 
ਖੜ੍ਹਾ ਕਰਨਾ ਜਰੂਰੀ ਸੀ। ਇਸ ਲਈ ਸਨਅਤੀ ਖੇਤਰ `ਚ ਪੂੰਜੀਪਤੀਆਂ, ਵਿਦੇਸ਼ੀ ਪੂਜੀ 
ਅਤੇ ਪ੍ਰਬਧਕਾਂ-ਮਾਹਿਰਾਂ ਨੂੰ ਅਤੇ ਖੇਤੀ ਦੇ ਖੇਤਰ 'ਚ ਕੁਲਕਾਂ ਨੂੰ ਜੋ ਫੌਰੀ ਛੋਟ ਦਿੱਤੀ 
ਗਈ ਸੀ ਅਤੇ ਜਿਸਨੂੰ ਲੈਨਨ ਨੇ ਪੂੰਜੀਵਾਦੀ ਸੰਬੋਧਾਂ ਤੇ ਆਧਾਰਿਤ ਦੱਸਿਆ ਸੀ (ਫਰਕ 
ਸਿਰਫ਼ ਇਹ ਸੀ ਕਿ ਇਹ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੁਆਰਾ ਨਿਧੀਤਰਿਤ ਸੀ 
ਅਤੇ ਸੋਵੀਅਤ ਰੂਸ ਦੇ ਸਮਾਜਵਾਦੀ ਹੋਣ ਦਾ ਮੁੱਖ ਕਾਰਨ ਇਹ ਸੀ ਕਿ ਸਿਆਸੀ ਸੱਤ੍ਹਾ 
ਮਜ਼ਦੂਰਾਂ ਦੇ ਹੱਥਾਂ `ਚ ਸੀ।) ਉਹਨਾਂ ਛੋਟਾਂ ਤੋਂ ਅਲੱਗ ਦਰਮਿਆਨੇ ਕਿਸਾਨਾਂ ਨਾਲ, 
ਉਹਨਾਂ ਨੂੰ ਦੂਰ ਰਸ ਤੌਰ 'ਤੇ ਨਾਲ ਲੈਣ ਲਈ ਅਤੇ ਉਹਨਾਂ ਨੂੰ ਬਿਨਾਂ ਦਬਾਅ ਦੇ 
ਸਮਾਜਵਾਦੀ ਰੂਪਾਂਤਰਣ ਦਾ ਹਿੱਸੇਦਾਰ ਬਣਾਉਣ ਲਈ, ਸਹਿਕਾਰ-ਸਹਿਯੋਗ ਦੀ ਨੀਤੀ 
ਅਪਣਾਈ ਗਈ। ਇਸ ਲਈ ਗਿਆਰਵੀਂ ਪਾਰਟੀ ਕਾਂਗਰਸ ਵਿਚ ਲੈਨਿਨ ਜਦੋਂ ਪਿੱਛੇ 

(38) 


5।। 58000 4800 5॥10। 0 €00॥ ੧੧81085॥0॥੫960118.60।। 


ਹਟਣਾ ਰੋਕ ਦੇਣ ਦੀ ਗੱਲ ਕਹਿ ਰਹੇ ਸੀ, ਠੀਕ ਉਸੇ ਸਮੇਂ ਉਹ “ਸਮਾਜਵਾਦ ਦੇ ਰਸਤੇ 
`ਤੇ ਕਿਸਾਨਾਂ ਨੂੰ ਅਗਵਾਈ ਦੇਣ ਲਈ” ਅਤੇ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਲਈ 
ਮਜ਼ਦੂਰ ਕਿਸਾਨ ਗੱਠਜੋੜ ਨੂੰ ਬਣਾਈ ਰੱਖਣ ਦੇ ਜੋਰਦਾਰ ਹਮਾਇਤੀ ਵੀ ਸਨ। ਜਨਵਰੀ 
1923 'ਚ ਉਹਨਾਂ ਨੇ ਇਹ ਕਹਿ ਕੇ ਸਮਾਜਵਾਦੀ ਵਿਕਾਸ 'ਚ ਖੇਤੀ ਖੇਤਰ ਦੀ ਭੂਮਿਕਾ 
ਨੂੰ ਹੋਰ ਜ਼ਿਆਦਾ ਸਪੱਸ਼ਟ ਕਰ ਦਿੱਤਾ ਸੀ ਕਿ “ਜੇਕਰ ਇਹ ਪੂਰੀ ਕਿਸਾਨ ਆਬਾਦੀ 
ਸਹਿਕਾਰੀ ਇਕਾਈਆਂ 'ਚ ਜਥੇਬਦ ਹੋ ਜਾਵੇ ਤਾਂ ਅਸੀਂ ਸਮਾਜਵਾਦ ਦੀ ਜ਼ਮੀਨ 'ਤੇ ਦੋਵੇਂ 
ਪੈਰਾਂ ਦੇ ਸਹਾਰੇ ਖੜ੍ਹੇ ਹੋ ਜਾਵਾਂਗੇ ” ਫਿਰ ਵੀ ਇਹ ਯਾਦ ਰੱਖਣ ਯੋਗ ਹੈ ਕਿ ਸੋਵੀਅਤ ਰੂਸ 
`ਚ ਸਮਾਜਵਾਦ ਦੇ ਵਿਕਾਸ ਲਈ ਲੈਨਿਨ ਦਾ ਵੀ ਮੁੱਖ ਜੋਰ ਵੱਡੀਆਂ ਸੱਨਅਤਾਂ ਤੇ ਹੀ 
ਸੀ ਅਤੇ ਦਸਵੀਂ ਪਾਰਟੀ ਕਾਂਗਰਸ (ਮਈ ,1921) 'ਚ ਤਾਂ ਉਹਨਾਂ ਨੇ ਇਸ ਨੂੰ 
“ਸਮਾਜਵਾਦੀ ਸਮਾਜ ਦੀ ਉਸਾਰੀ ਦਾ ਇਕੋ ਇਕ ਅਸਲ ਆਧਾਰ” ਤੱਕ ਦੱਸਿਆ ਸੀ। 
ਲੈਨਿਨ ਦੇ ਚਿੰਤਨ ਦੇ ਇਸ ਪੱਖ ਦੀ ਚਰਚਾ ਅਸੀਂ ਸਟਾਲਿਨ ਦੁਆਰਾ ਅਪਣਾਈ ਗਈ 
ਸੱਨਅਤੀਕਰਨ ਦੀ ਨੀਤੀ ਦੇ ਸੈਦਰਭ 'ਚ ਫਿਰ ਕਰਾਂਗੇ। 

ਨਵੀਂ ਆਰਥਿਕ ਨੀਤੀ ਰੂਸੀ ਸਮਾਜਵਾਦੀ ਇਨਕਲਾਬ ਦੀ ਫੌਰੀ ਅਤੇ ਦੂਰਰਸ 
ਜ਼ਰੂਰਤ ਵੀ ਸੀ ਅਤੇ ਫੌਰੀ ਮਜਬੂਰੀ ਵੀ। ਇਸਦੇ ਤਹਿਤ ਦਰਮਿਆਨੀਆਂ ਅਤੇ ਛੋਟੀਆਂ 
ਨਿੱਜੀ ਸਨਅਤਾਂ ਅਤੇ ਨਿੱਜੀ ਐਦਰੂਨੀ ਵਪਾਰ ਦੀ ਅਸਥਾਈ ਮੁੜ ਬਹਾਲੀ ਕੀਤੀ 
ਗਈ, ਵਿਦੇਸ਼ੀ ਪੂੰਜੀ ਨੂੰ ਕੁੱਝ ਖਾਸ ਖੇਤਰਾਂ 'ਚ ਵਿਸ਼ੇਸ਼ ਛੋਂਟਾਂ ਦਿੱਤੀਆਂ ਗਈਆਂ, 
ਕੰਮੀਕ੍ਰਿਤ ਵੱਡੀਆਂ ਸਨਅਤਾਂ ਨੂੰ ਵੀ ਇੱਕ ਮੈਂਬਰੀ ਪ੍ਰਬੰਧਨ, ਮਾਹਿਰਾਂ ਲਈ ਉੱਚੀ 
ਤਨਖ਼ਾਹ ਆਦਿ ਦੇ ਬੁਰਜੂਆ ਆਧਾਰਾਂ ਤੇ ਚਲਾਇਆ ਜਾਣ ਲੱਗਿਆ, ਵਿਸ਼ੇਸ਼ ਅਧਿਕਾਰ 
ਪ੍ਰਾਪਤ ਬੁਰਜੂਆ ਮਾਹਿਰਾਂ , ਲੈਨਿਨ ਦੇ ਸ਼ਬਦਾਂ 'ਚ , “ਸੱਭਿਅਕ(600060),ਸੂਜੀਪਤੀਆਂ” 
ਦੇ ਹੱਥਾਂ 'ਚ ਫੈਸਲੇ ਅਤੇ ਪ੍ਰਬੈਧਨ ਦੀ ਬਹੁਤ ਜ਼ਿਆਦਾ ਤਾਕਤ ਆ ਗਈ,ਕੌਮੀ ਉੱਦਮਾਂ 
ਨੂੰ ਮੁਨਾਫੇ ਦੇ ਆਧਾਰ ਤੇ ਚਲਾਇਆ ਜਾਣ ਲੱਗਾ ਅਤੇ ਜਰੂਰੀ ਖੇਤੀ ਵਸੂਲੀ ਦੀ ਜਗ੍ਹਾ 
ਹਲਕੇ ਕਰ ਪ੍ਰਬੈਧ ਆਦਿ ਤੋਂ ਸਿਰਫ ਆਮ ਕਿਸਾਨ ਆਬਾਦੀ ਨੂੰ ਰਾਹਤ ਹੀ ਨਹੀਂ ਸਗੋਂ 
ਕੁਲਕਾਂ ਨੂੰ ਵੀ ਕਾਫੀ ਛੋਟ ਦਿੱਤੀ ਗਈ। ਸਮਾਜਵਾਦ ਦੀ ਹੋਂਦ ਦੀ ਜਰੂਰੀ ਸ਼ਰਤ ਦੇ ਰੂਪ 
ਵਿੱਚ ਪੂਜੀਵਾਦੀ ਪੈਦਾਵਾਰੀ ਸੈਬਧਾਂ ਦੇ ਇਸ ਵਿਕਾਸ ਦੇ ਨਤੀਜੇ, ਨਵੇਂ ਬੁਰਜੂਆ ਤੱਤਾਂ 
ਅਤੇ ਪੂੰਜੀਵਾਦੀ ਮੁੜ ਬਹਾਲੀ ਦੇ ਖਤਰੇ ਦੇ ਰੂਪ 'ਚ ਪੈਦਾ ਹੁੰਦੇ ਸਨ, ਉਹ ਮਜ਼ਦੂਰ 
ਆਗੂਆਂ ਦੀ ਇੱਛਾ ਤੋਂ ਆਜ਼ਾਦ ਸਨ। ਉਸ ਸਮੇਂ ਸਿਰਫ਼ ਇਹੀ ਕਿਹਾ ਜਾ ਸਕਦਾ ਸੀ 
ਕਿ ਉਹਨਾਂ ਪ੍ਰਤੀ ਚੌਕਸੀ ਵਰਤੀ ਜਾ ਸਕਦੀ ਸੀ ਅਤੇ ਭੱਵਿਖ 'ਚ ਇਹ ਨੀਤੀ ਅਪਨਾਉਣ 
ਦੀ ਮਜਬੂਰੀ ਦਾ ਬਾਹਰਮੁੱਖੀ ਆਧਾਰ ਖ਼ਤਮ ਹੋਣ ਦੇ ਨਾਲ ਹੀ ਇਸਦੇ ਵਿਰੁੱਧ ਸੈਘਰਸ਼ 
ਅਤੇ ਸਮਾਜਵਾਦੀ ਆਰਥਿਕ ਨੀਤੀਆਂ 'ਤੇ ਅਮਲ ਦੀ ਸ਼ੁਰੂਆਤ ਸਖ਼ਤੀ ਨਾਲ ਕੀਤੀ 
ਜਾ ਸਕਦੀ ਸੀ। ਲੈਨਿਨ ਦੀ ਇਹੀ ਸੋਚ ਸੀ ਅਤੇ ਉਹਨਾਂ ਨੇ ਵਾਰ-ਵਾਰ ਇਸ ਨੂੰ 
ਸਪੱਸ਼ਟ ਕੀਤਾ ਸੀ। 

ਨਵੀਂ ਆਰਥਿਕ ਨੀਤੀ ਦਾ ਦੌਰ ਬਾਲਸ਼ਵਿਕਾਂ ਲਈ ਸਮਾਜਵਾਦ ਦੇ ਰੁੰਝਲਦਾਰ 
ਸੈਘਰਸ਼ ਦਾ ਦੌਰ ਸੀ ਜਿਸਨੇ ਆਰਥਿਕ ਨੀਤੀ ਦੇ ਮੁਢਲੇ ਸਕੂਲ ਦਾ ਕੌਮ ਵੀ ਕੀਤਾ। 

(39) 


5।। 58000 4800 5॥10। 0 €00॥ ੧੧81085॥0॥੫/60118.60।। 


ਲੈਨਿਨ ਨੇ ਫੌਰੀ ਰੁਝੇਵਿਆਂ ਅਤੇ ਫੌਰੀ ਕਾਰਵਾਈਆਂ ਦੀਆਂ ਮਜਬੂਰੀਆਂ ਦੇ ਵਿੱਚ ਵੀ, 
ਇਸ ਪੂਰੇ ਦੌਰ 'ਚ ਸਮਾਜਵਾਦੀ ਸਮਾਜ ਵਿੱਚ ਜਾਰੀ ਜਮਾਤੀ ਸੈਘਰਸ਼ ਦੇ ਖਾਸੇ ਬਾਰੇ 
ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੀ ਜਰੂਰਤ ਅਤੇ ਇਸ ਦੇ ਖਾਸੇ ਦੇ ਬਾਰੇ, ਪੂਜੀਵਾਦੀ 
ਮੁੜ ਬਹਾਲੀ ਦੇ ਸ੍ਰੋਤਾਂ ਬਾਰੇ, ਕੁਝ ਇਤਿਹਾਸਿਕ ਮਹੱਤਵ ਵਾਲੇ ਨਤੀਜੇ ਕੱਢੇ. ਸਮਾਜਵਾਦੀ 
ਸਮਾਜ 'ਚ ਜਮਾਤੀ ਸੈਘਰਸ਼ ਜਾਰੀ ਰੱਖਣ ਸੈਬਧੀ ਮੁੱਖ ਸਵਾਲਾਂ ਨੂੰ ਰੇਖਾਂਕਿਤ ਕੀਤਾ ਅਤੇ 
ਉਹਨਾਂ ਤੇ ਸੋਚਣ ਦੀ ਸ਼ੁਰੁਆਤ ਵੀ ਕੀਤੀ। ਇਨ੍ਹਾਂ ਪੱਖਾਂ ਤੇ ਲੈਨਿਨ ਦੇ ਵਿਚਾਰਾਂ ਦੀ 
ਚਰਚਾ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਇੱਥੇ ਇਹ ਵੀ ਸਮਝਣਾ ਜਰੂਰੀ ਹੈ ਕਿ ਲੈਨਿਨ 
ਜਿਹੇ ਯੁੱਗ-ਪਲਟਾਊ ਆਗੂ ਦੇ ਸਨਮੁੱਖ ਵੀ ਸਮਾਜਵਾਦੀ ਪ੍ਰਯੋਗ ਦੀਆਂ ਕਿੰਨੀਆਂ 
ਅਟੱਲ ਬਾਹਰਮੁੱਖੀ ਸੀਮਾਵਾਂ-ਸਮੱਸਿਆਵਾਂ ਰੁਕਾਵਟਾਂ ਸਨ ਅਤੇ ਸ਼ੁਰੂਆਤੀ ਪ੍ਰਯੋਗਾਂ 'ਚ 
ਸੁਭਾਵਿਕ ਤੌਰ ਤੇ ਕੁੱਝ ਗਲਤੀਆਂ ਵੀ ਹੋਣੀਆਂ ਹੀ ਸਨ ਅਤੇ ਇਹਨਾਂ ਸਭ ਦੇ ਪ੍ਰਭਾਵਾਂ 
`ਚ ਅਪਣਾਈਆਂ ਗਈਆਂ ਨੀਤੀਆਂ ਦੇ ਕੁੱਝ ਅਜਿਹੇ ਪ੍ਰਤੀਕੂਲ ਨਤੀਜੇ ਵੀ ਸਾਹਮਣੇ 
ਆਉਣੇ ਹੀ ਸਨ, ਜੋ ਮਜ਼ਦੂਰ ਜਮਾਤ ਅਤੇ ਸਮਾਜਵਾਦ ਲਈ ਨੁਕਸਾਨ ਦੇਹ ਹੁੰਦੇ । ਪਰ 
ਸੱਚ ਪੁੱਛਿਆ ਜਾਏ ਤਾਂ ਇਤਿਹਾਸ ਦੀ ਇਹੀ ਸੁਭਾਵਿਕ ਗਤੀ ਹੈ। ਜੇਕਰ ਇੱਥੇ ਸਮਾਂ 
ਅਤੇ ਲੇਖ ਦਾ ਆਕਾਰ ਇਜਾਜ਼ਤ ਦਿੰਦਾ ਅਤੇ ਇਸ ਪੂਰੇ ਦੌਰ ਵਿਚ ਇੱਕ-ਇੱਕ ਨੀਤੀ 
ਅਤੇ ਫ਼ੈਸਲੇ ਨੂੰ ਲੈ ਕੇ ਲੈਨਿਨ ਨੂੰ ਪਰਾਈਆਂ ਪ੍ਰਵਿ੍‌ਤੀਆਂ-ਰੁਝਾਨਾਂ ਲਾਈਨਾਂ ਦੇ ਵਿਰੁੱਧ 
ਜੋ ਭਿਆਨਕ ਸੈਘਰਸ਼ ਕਰਨਾ ਪਿਆ, ਉਸਦੀ ਵੀ ਅਸੀਂ ਚਰਚਾ ਕਰ ਸਕਦੇ ਤਾਂ 
ਸਮਾਜਵਾਦੀ ਪ੍ਰਯੋਗ ਦੀਆਂ ਸਮੱਸਿਆਵਾਂ ਨੂੰ ਠੋਸ ਰੂਪ 'ਚ ਸਮਝਣ ਵਿੱਚ ਹੋਰ ਆਸਾਨੀ 
ਹੁੰਦੀ। ਪਰ ਇਹ ਸੈਭਵ ਨਹੀਂ ਹੈ। 

ਲੈਨਿਨ ਦੀ ਮੌਤ ਦੇ ਬਾਅਦ ਨਵੀਂ ਆਰਥਿਕ ਨੀਤੀ ਦਾ ਦੌਰ ਮੁੱਖ ਤੌਰ ਤੇ ਪਹਿਲੀ 
ਪੰਜ ਸਾਲਾ ਯੋਜਨਾ (1928-32) ਤੱਕ ਰਿਹਾ, ਪਰ ਆਰਥਿਕ ਸਥਿਤੀ ਮੁਕਾਬਲਤਨ 
ਮਜ਼ਬੂਤ ਹੋਣ ਦੇ ਨਾਲ ਹੀ “ਪਿਛੇ ਹਟਣਾ” ਰੋਕ ਦਿੱਤਾ ਗਿਆ, ਇਸ ਦੇ ਨਤੀਜੇ ਵਜੋਂ 
ਪੈਦਾ ਹੋਈਆਂ ਪੂਜੀਵਾਦੀ ਬੁਰਾਈਆਂ, ਬੁਰਜੂਆ ਤੱਤਾਂ ਅਤੇ ਪੂਜੀਵਾਦੀ ਮਾਲਕੀ ਅਤੇ 
ਅਧਿਕਾਰਾਂ ਸਹਿਤ ਪੂੰਜੀਵਾਦੀ ਪੈਦਾਵਾਰੀ ਸੈਬਧਾਂ ਦੇ ਵੱਖ-ਵੱਖ ਪੱਖਾਂ ਨੂੰ ਸੀਮਿਤ ਅਤੇ 
ਨਸ਼ਟ ਕਰਨ ਦੀ ਪ੍ਰਕ੍ਰਿਆ ਤੀਜੇ ਦਹਾਕੇ ਦੇ ਅੱਧ 'ਚ ਹੀ ਸ਼ੁਰੂ ਹੋ ਗਈ । ਰਾਜ ਨੇ ਨਿੱਜੀ 
ਵਪਾਰੀਆਂ ਅਤੇ ਨਿੱਜੀ ਉੱਦਮੀਆਂ ਨੂੰ ਹਟਾਉਣਾ ਸ਼ੁਰੂ ਕੀਤਾ ਅਤੇ 1932 ਤੱਕ ਪੈਦਾਵਾਰ 
ਵਿੱਚ ਵਿਕਾਸ ਦੀ ਗਤੀ ਨੂੰ ਰੋਕੇ ਬਗੈਰ ਇਹਨਾਂ ਨੂੰ ਖ਼ਤਮ ਕਰ ਦਿੱਤਾ ਗਿਆ। ਕੌਮੀ 
ਉੱਦਮਾਂ ਦੇ ਪ੍ਰਬੰਧਕਾਂ ਦਾ ਕੰਟਰੋਲ ਲਗਾਤਾਰ ਸੀਮਿਤ ਕੀਤਾ ਗਿਆ ਅਤੇ ਲੜੀਵਾਰ ਹਰ 
ਖੇਤਰ ਨੂੰ ਸਮਾਜਵਾਦੀ ਯੋਜਨਾਬਦੀ ਦੇ ਅਧੀਨ ਲਿਆਂਦਾ ਗਿਆ। ਪਰ ਇਸ ਦੌਰ'ਚ 
ਕੁੱਝ ਮਹੱਤਵਪੂਰਨ ਗਲਤੀਆਂ ਵੀ ਹੋਈਆਂ। ਲੈਨਿਨ ਦੇ ਜ਼ੋਰਦਾਰ ਵਿਰੋਧ ਦੇ ਬਾਵਜੂਦ 
ਵਿਦੇਸ਼-ਵਪਾਰ ਨੂੰ ਨਿੱਜੀ ਹੱਥਾਂ 'ਚ ਦਿੱਤਾ ਜਾਣਾ ਇੱਕ ਅਜਿਹੀ ਹੀ ਗਲਤੀ ਸੀ। 

ਨਵੀਂ ਆਰਥਿਕ ਨੀਤੀ ਨੇ ਇਹ ਆਧਾਰ ਤਿਆਰ ਕੀਤਾ ਜਿਸ ਤੇ ਖੜ੍ਹੇ ਹੋ ਕੇ 
ਸਮਾਜਵਾਦੀ ਕੇਂਦਰੀ ਯੋਜਨਾਬਦੀ ਦਾ ਕੈਮ ਸ਼ੁਰੂ ਕੀਤਾ ਜਾ ਸਕਦਾ ਸੀ। ਪੂਰੇ ਦੇਸ਼ ਲਈ 
ਇਕ ਆਰਥਿਕ ਯੋਜਨਾ ਤਿਆਰ ਕਰਨ ਲਈ ਕੌਮੀ ਯੋਜਨਾ ਆਯੋਗ (ਗਾਸਪਲਾਨ) ਦੀ 


(40) 


5।। 58000 4800 5॥10। 0 €00॥ ੧੧81085॥0॥੫960118.60।। 


ਸਥਾਪਨਾ ਤਾਂ 1921 ਵਿੱਚ ਹੋ ਚੁੱਕੀ ਸੀ ਪਰ ਪਹਿਲੀ ਪੇਜ ਸਾਲਾ ਯੋਜਨਾ 1928 'ਚ 
ਜਾ ਕੇ ਤਿਆਰ ਹੋ ਸਕੀ। ਪਹਿਲੀ ਪੇਜ ਸਾਲਾ ਯੋਜਨਾ ਕੱਂਦਰੀਕ੍ਰਿਤ ਅਰਥਚਾਰੇ ਦੀ 
ਯੋਜਨਾਬਦੀ ਦਾ ਇਤਿਹਾਸ 'ਚ ਪਹਿਲਾ ਯਤਨ ਸੀ। ਠੋਸ ਰੂਪ 'ਚ ਆਰਥਿਕ ਉਸਾਰੀ 
ਦਾ ਇਹ ਪਹਿਲਾ ਸਮਾਜਵਾਦੀ ਕਦਮ ਸੀ । ਜਦੋਂ ਯੋਜਨਾ ਦੇ ਨਿਸ਼ਾਨੇ , ਮਜ਼ਦੂਰ ਜਮਾਤ 
ਅਤੇ ਮਿਹਨਤਕਸ਼ ਜਨਤਾ ਦੇ ਹਿੱਤਾਂ ਮੁਤਾਬਿਕ ਅਤੇ ਫੌਰੀ ਭੌਤਿਕ ਫ਼ਾਇਦਿਆਂ ਦੀ 
ਸ਼ਰਤ ਤੇ ਨਹੀਂ, ਸਗੋਂ ਇੱਕ ਸਮਾਜਵਾਦੀ ਸਮਾਜ ਦੀ ਉਸਾਰੀ ਅਤੇ ਉਸ ਲਈ ਜ਼ਰੂਰੀ 
ਭੌਤਿਕ ਆਧਾਰ ਦੀ ਉਸਾਰੀ ਕਰਨ ਦੀਆਂ ਸ਼ਰਤਾਂ ਤੇ ਨਿਰਧਾਰਿਤ ਕੀਤੇ ਗਏ ਸਨ। 
ਲੈਨਿਨ ਦੀ ਹੀ ਲਾਈਨ ਤੇ ਸੋਚਦੇ ਹੋਏ ਸਟਾਲਿਨ ਨੇ ਵੀ ਵੱਡੇ ਉਦਯੋਗਾਂ ਨੂੰ ਬੁਨਿਆਦੀ 
ਅਤੇ ਆਲ ਜੋਜਾਲ (06006) ਉਦਯੋਗਾਂ ਦੀ ਸਥਾਪਨਾ ਨੂੰ ਸਮਾਜਵਾਦ ਲਈ 
ਜਰੂਰੀ ਮੋਨਿਆ ਅਤੇ ਪਹਿਲੀ ਯੋਜਨਾ 'ਚ ਤੇਜ਼ ਗਤੀ ਨਾਲ ਉਦਯੋਗੀਕਰਨ ਨੂੰ ਸਰਵਉੱਚ 
ਪ੍ਰਾਥਮਿਕਤਾਵਾਂ ਦਿੱਤੀਆਂ ਗਈਆਂ। ਹੁਣ ਸਭ ਤੋਂ ਵੱਡੀ ਸਮੱਸਿਆਵਾਂ ਸੀ-ਉਦਯੋਗਿਕ 
ਵਿਕਾਸ ਲਈ ਆਰੈਭਿਕ ਪੂੰਜੀ ਦੀ। ਪੂਜੀਵਾਦ ਨੇ ਆਰੈਭਿਕ ਦੌਰ 'ਚ ਖੇਤੀ ਤੋਂ ਵਾਧੂ 
ਕਦਰ ਹੜੱਪਣ ਦੁਆਰਾ ਹੀ ਪੈਦਾਵਾਰੀ ਤਾਕਤਾਂ ਦੇ ਵਿਕਾਸ ਦੀ ਇਹ ਜਰੂਰਤ ਪੂਰੀ 
ਕੀਤੀ ਸੀ। ਨਾਲ ਹੀ ਉਸ ਨੂੰ ਬਸਤੀਆਂ ਦੀ ਭਾਰੀ ਲੁੱਟ 'ਚੋਂ ਵੀ ਸਨਅਤੀ ਇਨਕਲਾਬ 
ਲਈ ਜਰੂਰੀ ਆਰੈਭਿਕ ਧੂਜੀ ਦਾ ਇੱਕ ਵੱਡਾ ਹਿੱਸਾ ਪ੍ਰਾਪਤ ਹੋ ਗਿਆ ਸੀ। ਸਮਾਜਵਾਦ 
ਸਾਹਮਣੇ ਲੰਬੇ ਦੌਰ 'ਚ ਇਸ ਕੌਮ ਲਈ ਤਾਂ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦਾ 
ਉਹਨਾਂ ਦੀ ਉਤਪਾਦਕਤਾ ਵਧਾਉਣ ਦਾ ਆਮ ਲੋਕਾਂ ਦੀ ਪਹਿਲ ਕੱਦਮੀ ਵਧਾ ਕੇ 
ਅਤੇ ਨੈਤਿਕ ਉਤਸ਼ਾਹ 'ਤੇ ਕੈਮ ਕਰਾਉਣ ਦੀ ਚੇਤਨਾ ਨੂੰ ਅਤੇ ਉੱਨਤ ਸਮਾਜਵਾਦੀ 
ਸੱਭਿਆਚਾਰ ਨੂੰ ਵਿਕਸਿਤ ਕਰਕੇ ਅਤੇ ਖੇਤੀ ਦੇ ਸਮੂਹੀਕਰਣ ਅਤੇ ਸਮਾਜਵਾਦੀ 
ਪ੍ਰਗਤੀ ਦੇ ਨਾਲ ਛੋਟੇ ਉਦਯੋਗਾਂ ਤੋਂ ਸ਼ੁਰੂ ਕਰਕੇ ਲੜੀਵਾਰ ਅੱਗੇ ਵਧਣ ਦਾ ਰਸਤਾ 
ਮੌਜੂਦ ਸੀ, ਪਰ ਦੁਨੀਆਂ ਦੇ ਪਹਿਲੇ ਸਮਾਜਵਾਦੀ ਰਾਜ ਕੋਲ ਇੰਨਾ ਸਮਾਂ ਕਦੇ ਨਹੀਂ 
ਸੀ। ਕੌਮਾਂਤਰੀ ਸਾਮਰਾਜਵਾਦੀ ਘੇਰੇਬਦੀ ਲਗਾਤਾਰ ਮੌਜੂਦ ਸੀ ਅਤੇ ਹੋਂਦ ਦਾ ਖ਼ਤਰਾ 
ਲਗਾਤਾਰ ਬਣਿਆ ਹੋਇਆ ਸੀ। ਚੀਨ ਨੇ ਜਿਸ ਦੌਰ `ਚ ਖੇਤੀ ਅਤੇ ਛੋਟੇ ਉਦਯੋਗਾਂ ਦੇ 
ਵਿਕਾਸ 'ਤੇ ਜ਼ੋਰ ਦਿੰਦੇ ਹੋਏ (ਖੇਤੀ ਅਤੇ ਉਦਯੋਗਾਂ ਦੇ ) ਦੋ ਪੈਰਾਂ 'ਤੇ ਖੜ੍ਹੇ ਹੋ ਕੇ 
ਸਮਾਜਵਾਦੀ ਵਿਕਾਸ ਦਾ ਰਸਤਾ ਅਪਣਾਇਆ ਸੀ ਤਾਂ ਉਸ ਦੀ ਮਦਦ ਕਰਨ ਲਈ 
ਇੱਕ ਤਾਕਤਵਰ ਸਮਾਜਵਾਦੀ ਖੇਮਾ ਮੌਜੂਦ ਸੀ, ਬੁਨਿਆਦੀ ਅਤੇ ਆਲ ਜੋਜਾਲ 
ਉਦਯੋਗ ਖੜ੍ਹੇ ਕਰਨ ਲਈ ਸੋਵੀਅਤ ਰੂਸ ਦੀ ਮੱਦਦ ਮੌਜੂਦ ਸੀ। ਸਾਮਰਾਜਵਾਦ, ਅਤਰ 
ਸਾਮਰਾਜਵਾਦੀ ਮੁਕਾਬਲੇ , ਦੂਜੀ ਸੈਸਾਰ ਜੋਗ ਦੇ ਵਿਨਾਸ਼ ਅਤੇ ਆਜ਼ਾਦੀ ਦੀਆਂ 
ਲੜਾਈਆਂ ਦੀ ਜੇਤੂ ਸ਼ੁਰੂਆਤ ਕਾਰਨ ਨਿਘਾਰ ਵੱਲ ਵਧ ਰਿਹਾ ਸੀ ਅਤੇ ਕੋਰੀਆ ਅਤੇ 
ਵੀਅਤਨਾਮ 'ਚ ਉਸ ਦੀ ਹਾਰ ਵੀ ਸ਼ੁਰੂ ਹੋ ਚੁੱਕੀ ਸੀ। ਰੂਸ 'ਚ ਸੋਧਵਾਦ ਆਉਣ ਦੇ 
ਬਾਅਦ ਵੀ ਤੀਜੀ ਦੁਨੀਆਂ ਦੀ ਮੌਜੂਦਗੀ, ਅਤਿ ਮਹਾਂਸ਼ਕਤੀਆਂ ਦੇ ਭੇੜ ਅਤੇ 
ਸਾਮਰਾਜਵਾਦ ਦੇ ਰੈਭੀਰ ਆਰਥਿਕ ਸੈਕਟ ਨੇ ਚੀਨ ਨੂੰ ਕੌਮਾਂਤਰੀ ਘੇਰਾਬੋਦੀ ਦੁਆਰਾ 
ਹੋਂਦ ਦਾ ਸੈਕਟ ਪੈਦਾ ਹੋਣ ਦੀ ਸਥਿਤੀ ਤੋਂ ਮੁਕਤ ਰੱਖਿਆ। ਪਰ ਰੂਸ ਸਾਹਮਣੇ ਅਜਿਹੀ 
(41) 


5।। 58000 4800 5॥10। 0 €00॥ ੧੧81085॥0॥੫/60118.60।। 


ਸਥਿਤੀ ਨਹੀਂ ਸੀ। ਇਕ ਦੇਸ਼ ਵਿਚ ਸਮਾਜਵਾਦ ਨੂੰ ਕਿਸੇ ਵੀ ਤਰ੍ਹਾਂ ਸਾਰੀਆਂ ਆਰਥਿਕ- 
ਸਮਾਜਿਕ ਵਿਰੋਧਤਾਈਆਂ ਦੇ ਰੂਪ 'ਚ ਇਸਦੀ ਕੀਮਤ ਵੀ ਦੇਣੀ ਹੀ ਸੀ। ਉਸ ਦੌਰ ਦੇ 
ਸੋਵੀਅਤ ਸੈਘ ਲਈ ਇਹ ਗੱਲ ਸਹੀ ਸੀ ਕਿ ਬੁਨਿਆਦੀ ਅਤੇ ਆਲ ਜੈਜਾਲ ਉਦਯੋਗਾਂ 
ਦੇ ਵਿਕਾਸ ਬਿਨਾਂ, ਨਾ ਤਾਂ ਸਮਾਜਵਾਦ ਖੜ੍ਹਾ ਹੋ ਸਕਦਾ ਸੀ, ਨਾ ਹੀ ਉਹ ਸੈਸਾਰ ਧੂੰਜੀ 
ਦੀ ਕੁੱਲ ਆਰਥਿਕ ਜੋਗੀ ਤਾਕਤ ਦਾ ਮੁਕਾਬਲਾ ਹੀ ਕਰ ਸਕਦਾ ਸੀ । ਸਾਨੂੰ ਇਹ ਵੀ 
ਯਾਦ ਰੱਖਣਾ ਹੋਵੇਗਾ ਕਿ ਫਾਸਿਜ਼ਮ ਦਾ ਖ਼ਤਰਾ ਚੌਥੇ ਦਹਾਕੇ ਦੇ ਸ਼ੁਰੂ ਤੋਂ ਹੀ ਉੱਭਰ ਕੇ 
ਸਾਹਮਣੇ ਆ ਚੁੱਕਾ ਸੀ। ਸੋਵੀਅਤ ਰੂਸ ਨੂੰ ਪੂੰਜੀਵਾਦੀ ਦੇਸ਼ਾਂ ਦੇ ਕਿਸੇ ਵੀ ਸੈਭਾਵਿਤ 
ਹਮਲੇ ਵਿਰੁੱਧ ਤਿਆਰ ਰਹਿਣਾ ਸੀ ਅਤੇ ਪੱਛੜੀਆਂ ਹੋਈਆਂ ਪੈਦਾਵਾਰੀ ਤਾਕਤਾਂ ਵਾਲੇ 
ਇਕੱਲੇ ਸਮਾਜਵਾਦੀ ਦੇਸ਼ ਲਈ ਇਹ ਆਸਾਨ ਨਹੀਂ ਸੀ। ਉਸਦੀ ਇੱਕੋ-ਇੱਕ ਤਾਕਤ 
ਸਮਾਜਵਾਦ ਦੀ ਤਾਕਤ ਸੀ ਅਤੇ ਇਸੇ ਦੇ ਸਿਰ 'ਤੇ ਇਸ ਨੇ ਆਪਣੇ ਆਪ ਨੂੰ ਤਿਆਰ 
ਵੀ ਕੀਤਾ । ਸਟਾਲਿਨ ਦੇ ਸਾਹਮਣੇ ਅਤੇ ਸੋਵੀਅਤ ਸੱਤਾ ਦੇ ਸਾਹਮਣੇ ਉਹਨਾਂ ਸਥਿਤੀਆਂ 
'ਚ ਰਸਤਾ ਇੱਕ ਹੀ ਸੀ, ਉਹ ਇਹ ਕਿ ਖੇਤੀ ਖੇਤਰ ਤੋਂ ਵਾਧੂ ਕਦਰ ਨੂੰ, ਖੇਤੀ ਦੀ ਵਾਧੂ 
ਉੱਪਜ ਨੂੰ, ਖੇਤੀ ਦੇ ਵਿਕਾਸ ਦੀ ਫੌਰੀ ਕੁਰਬਾਨੀ ਦਿੰਦੇ ਹੋਏ, ਪਿਡ ਅਤੇ ਸ਼ਹਿਰ ਦੇ ਵਿੱਚ 
ਅਸਮਾਨਤਾ ਦੀ ਕੀਮਤ ਦਿੰਦੇ ਹੋਏ ਵੀ, ਸੱਨਅਤੀਕਰਨ ਲਈ ਇਸਤੇਮਾਲ ਕੀਤਾ 
ਜਾਵੇ। ਪਰ ਸਟਾਲਿਨ ਨੇ ਅਜਿਹਾ ਇਹ ਮੋਨਦੇ ਹੋਏ ਕੀਤਾ ਕਿ ਖੇਤੀ ਦੇ ਫੌਰੀ ਨੁਕਸਾਨ 
ਦੀ ਬਾਅਦ 'ਚੋਂ ਪੂਰਤੀ ਕਰਨੀ ਹੋਵੇਗੀ ਅਤੇ ਜਿਵੇਂ-ਜਿਵੇਂ ਸਨਅੱਤੀਕਰਨ ਵਧੇਗਾ, 
ਮਸ਼ੀਨੀਕਰਨ ਨਾਲ ਖੇਤੀ ਨੂੰ ਕਿਤੇ ਜ਼ਿਆਦਾ ਲਾਭ ਮਿਲਣਗੇ,ਬਸ਼ਰਤੇ ਕਿ ਮਾਲਕੀ ਦੇ 
ਸਮਾਜਵਾਦੀ ਰੁਪਾਂਤਰਣ ਨੂੰ ਉਦੋਂ ਤੱਕ ਪਿਡਾਂ ਵਿੱਚ ਵੀ ਪੂਰਾ ਕਰ ਲਿਆ ਜਾਵੇ । ਅੱਜ 


ਇੱਕ ਆਧਾਰ ਦੀ ਉਸਾਰੀ ਲਈ ਅਤੇ ਕਿਸਾਨਾਂ ਦੀ ਸਾਪੇਖਿਕ ਫੌਰੀ ਬਦਹਾਲੀ ਲਈ 
ਹਨ, ਉਹ ਇਹ ਨਹੀਂ ਦਸਦੇ ਕਿ ਆਖਿਰ ਉਸ ਸਮੇਂ ਹੋਰ ਰਸਤਾ ਹੀ ਕੀ ਸੀ? ਇੱਕ 
ਪੂੰਜੀਵਾਦੀ ਸੈਸਾਰ ਵਿੱਚ ਕਿਵੇਂ ਖੜ੍ਹਾ ਰਹਿ ਸਕਦਾ ਹੈ ਅਤੇ ਕੀ ਉਹ ਵੱਡੇ ਉਦਯੋਗਾਂ ਦਾ 
ਤੇਜ਼ ਵਿਕਾਸ ਕੀਤੇ ਬਿਨਾਂ ਦੂਜੀ ਸੈਸਾਰ ਜੋਗ ਵਿਚ ਫਾਸੀਵਾਦ ਦਾ ਮੁਕਾਬਲਾ ਕਰ 
ਸਕਦਾ ਸੀ ? ਲੈਨਿਨ ਨੇ ਵੀ ਪਿਡਾਂ ਅਤੇ ਸ਼ਹਿਰਾਂ ਦੇ ਅਤਰ 'ਤੇ ਧਿਆਨ ਦਿੱਤਾ ਸੀ ਅਤੇ 
ਸਮਾਜਵਾਦੀ ਉਸਾਰੀ ਲਈ ਕਿਸਾਨਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਹੀ ਸੀ, ਪਰ 
ਨਾਲ ਹੀ ਉਹਨਾਂ ਨੇ ਵੀ ਸੱਨਅਤਾਂ ਨੂੰ ਸਮਾਜਵਾਦ ਦੀ ਬੁਨਿਆਦੀ ਸ਼ਰਤ ਦੱਸਿਆ ਸੀ। 
ਸਵਾਲ ਇਹ ਹੈ ਕਿ ਇਹਨਾਂ 'ਚੋਂ ਕਿਸਦੀ ਕੀਮਤ 'ਤੇ ਕਿਸ ਨੂੰ ਪ੍ਰਮੁੱਖਤਾ ਦੇਣਾ ਉਸ ਸਮੇਂ 
ਫੌਰੀ ਤੌਰ 'ਤੇ ਸਮਾਜਵਾਦ ਦੀ ਹੋਂਦ ਦੀ ਸ਼ਰਤ ਸੀ ? ਜੇਕਰ ਲੈਨਿਨ ਨੂੰ ਖੁਦ ਸਮਾਜਵਾਦੀ 
ਯੋਜਨਾਬੈਦੀ ਦੇ ਕੰਮ ਨੂੰ 1928 'ਚ ਸ਼ੁਰੂ ਕਰਨਾ ਪੈਂਦਾ ਤਾਂ ਉਹਨਾਂ ਦੇ ਸਾਹਮਣੇ ਕੀ 
ਬਦਲ ਹੋਣਾ ਸੀ ? ਇਹਨਾਂ ਸਵਾਲਾਂ 'ਤੇ ਸੋਚੇ ਬਿਨਾਂ ਸਹੀ ਗਲਤ ਦਾ ਫੈਸਲਾ ਨਹੀਂ 
ਕੀਤਾ ਜਾ ਸਕਦਾ। 


(42) 


5।। 58000 4800 5॥10। 0 €00॥ ੧੧81085॥0॥੫/60118.60।। 


ਖੇਤੀ ਦੇ ਸਮੂਹੀਕਰਨ ਵਿਚ ਇੱਕ ਹੱਦ ਤੱਕ ਦਬਾਅ ਦੀ ਵਰਤੋਂ ਅਤੇ ਅਕੁਲਕੀਕਰਨ 
ਦੀ ਨੀਤੀ ਨੂੰ ਵੀ ਇਸੇ ਸੈਦਰਭ 'ਚ ਦੇਖਿਆ ਜਾਣਾ ਚਾਹੀਦਾ ਹੈ। ਤੀਜੇ ਦਹਾਕੇ ਦੇ ਅਤ 
ਤੱਕ ਸੋਵੀਅਤ ਰੂਸ ਵਿਚ ਖੇਤੀ 'ਚ ਪੂੰਜੀਵਾਦੀ ਸੈਬੈਧ ਹੀ ਮੁੱਖ ਤੌਰ 'ਤੇ ਕਾਇਮ ਸਨ 
ਅਤੇ ਪੱਡੂ ਅਰਥਚਾਰੇ 'ਤੇ ਮੁੱਖ ਤੌਰ 'ਤੇ ਉਹਨਾਂ ਕੁਲਕਾਂ ਦੀ ਸੱਤ੍ਰਾ ਕਾਇਮ ਸੀ ਜੋ 
ਸੋਵੀਅਤ ਸੱਤ੍ਰਾ ਦੀ ਖੁਲ੍ਹੇ ਆਮ ਅਲੋਚਨਾ ਕਰਦੇ ਸਨ ਅਤੇ ਉਸਨੂੰ ਟੈਕਸ ਦੇਣ ਜਾਂ 
ਅਨਾਜ ਵੇਚਣ ਤੋਂ ਇਨਕਾਰ ਕਰਦੇ ਸਨ । ਨਵੀਂ ਆਰਥਿਕ ਨੀਤੀ ਦੇ ਦੌਰ ਵਿੱਚ ਇਹਨਾਂ 
ਦਾ ਆਧਾਰ ਹੋਰ ਜ਼ਿਆਦਾ ਵਿਸਥਾਰਿਤ ਹੋਇਆ ਸੀ ਅਤੇ ਇਹਨਾਂ ਦੀ ਆਰਥਿਕ- 
ਸਮਾਜਿਕ ਤਾਕਤ ਵੀ ਵਧੀ ਸੀ । ਸਮੂਹੀਕਰਨ ਜਾਂ ਅਕੁਲਕੀਕਰਨ ਦੇ ਬੁਰਜੂਆ ਆਲੋਚਕ 
ਵੀ ਇਹ ਸਵੀਕਾਰ ਕਰਦੇ ਹਨ ਕਿ ਪਿੰਡਾਂ 'ਚ ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰ ਦਾ 
ਜੀਵਨ ਨਰਕੀ ਬਣਿਆ ਹੋਇਆ ਸੀ ਅਤੇ ਕੁਲਕਾਂ ਦੇ ਪ੍ਰਤੀ ਇਹਨਾਂ ਵਿੱਚ ਡੂੰਘੀ 
ਨਫ਼ਰਤ ਭਰੀ ਪਈ ਸੀ। ਕਿਸਾਨਾਂ ਦੇ ਸਹਿਕਾਰੀ ਯਤਨਾਂ ਨੂੰ ਜ਼ੋਰ ਦੇ ਕੇ ਖੇਤੀ ਦਾ 
ਸਮਾਜਵਾਦੀ ਰੁਪਾਂਤਰਣ ਸ਼ੁਰੂ ਕਰਨ ਲਈ, ਖੇਤੀ ਤੋਂ ਵਸੂਲੀ ਨੂੰ ਸੁਰੱਖਿਅਤ ਕਰਨ ਲਈ 
ਅਤੇ ਸੋਵੀਅਤ ਅਰਥਚਾਰੇ ਨੂੰ ਗਤੀ ਦੇਣ ਲਈ, ਕੁਲਕਾਂ ਦੀ ਆਰਥਿਕ ਤਾਕਤ ਨੂੰ 
ਖ਼ਤਮ ਕਰਨਾ ਅਤੇ ਸਮੂਹੀਕਰਨ ਜ਼ਰੂਰੀ ਸੀ। ਸਮੱਸਿਆ ਇਹ ਸੀ ਕਿ ਫ਼ੌਰੀ ਸੈਕਟਾਂ ਦੇ 
ਫ਼ੌਰੀ ਹੱਲਾਂ 'ਚ ਲਗਾਤਾਰ ਉਲਝਾਅ ਨੇ ਕਿਸਾਨਾਂ 'ਚ ਕੌਮ ਕਰਨ ਦੀ ਅਤੇ ਮਜ਼ਦੂਰ- 
ਕਿਸਾਨ ਗੱਠਜੋੜ ਨੂੰ ਮਜ਼ਬੂਤ ਕੀਤੇ ਜਾਣ ਦੀ ਜ਼ਰੂਰਤ ਲਗਾਤਾਰ ਮਹਿਸੂਸ ਕੀਤੀ 
ਜਾਣ ਦੇ ਬਾਵਜੂਦ ਬਾਲਸ਼ਵਿਕਾਂ ਨੂੰ ਇਸ ਲਈ ਸਮਾਂ ਨਹੀਂ ਮਿਲਿਆ ਸੀ ਜਿਸਦੇ ਨਤੀਜੇ 
ਵਜੋਂ ਸਮੂਹੀਕਰਣ ਦੇ ਯਤਨਾਂ ਨੂੰ ਦਰਮਿਆਨੇ ਕਿਸਾਨਾਂ ਵੱਲੋਂ ਵੀ ਵਿਰੋਧ ਦਾ ਸਾਹਮਣਾ 
ਕਰਨਾ ਪਿਆ। ਇਸੇ ਮਹੌਲ ਵਿਚ ਗਰੀਬ ਕਿਸਾਨਾਂ ਅਤੇ ਪਾਰਟੀ ਮੈਂਬਰਾਂ ਵੱਲੋਂ ਸਮੂਹੀਕਰਨ 
ਮੁਹਿੰਮ ਚਲਾਉਣ ਵਿਚ ਇੱਕ ਹੱਦ ਤੱਕ ਦਬਾਅ ਦੀ ਵਰਤੋਂ ਵੀ ਹੋਈ, ਪਰ ਇਹ ਪਾਰਟੀ 
ਦੀ ਨੀਤੀ ਨਹੀਂ ਸੀ। ਸਟਾਲਿਨ ਨੇ ਭੋਨ ਤੋੜ ਕਰਨ ਵਾਲਿਆਂ ਪ੍ਰਤੀ ਸਾਵਧਾਨ ਕਰਨ 
ਦੇ ਨਾਲ ਹੀ ਸਮੂਹੀਕਰਨ 'ਚ ਹੋਣ ਵਾਲੀਆਂ ਅਜਿਹੀਆਂ ਗਲਤੀਆਂ ਦੀ ਆਲੋਚਨਾ 
ਕੀਤੀ (ਸੋਵੀਅਤ ਸੈਘ ਦੀ ਕਮਿਊਨਿਸਟ ਪਾਰਟੀ “ਬਾਲਸ਼ਵਿਕ” ਦਾ ਇਤਿਹਾਸ, ਸੈਖੋਪ 
ਪਾਠ, ਪੰਨਾ 308) ਅਤੇ ਦਰਮਿਆਨੇ ਕਿਸਾਨਾਂ ਨੂੰ ਆਪਣੇ ਪੱਖ 'ਚ ਕਰਨ ਦੀ ਲੋੜ ਤੇ 
ਵਿਸ਼ੇਸ਼ ਜ਼ੋਰ ਦਿੱਤਾ। ਇਸ ਪ੍ਰਕ੍ਰਿਆ ਦੌਰਾਨ ਕਿਸਾਨਾਂ ਵਿੱਚ ਪਾਰਟੀ ਦੀ ਪੱਡੂ ਮੈਂਬਰਸ਼ਿਪ 
ਚਾਰ ਲੱਖ ਤੋਂ ਵਧ ਕੇ ਅੱਠ ਲੱਖ ਹੋਂ ਗਈ। 1930 ਤੋ 1934 ਦੇ ਸਮੇਂ ਦੌਰਾਨ 
ਤੇਜ਼ ਸਮੂਹੀਕਰਨ ਪੂਰੀ ਸੋਵੀਅਤ ਸਮਾਜਵਾਦੀ ਉਸਾਰੀ ਦੀ ਨੀਤੀ ਦਾ ਇੱਕ ਔਗ ਅਤੇ 
ਉਸ ਦੀ ਇੱਕ ਫ਼ੌਰੀ ਜ਼ਰੂਰਤ ਸੀ ਜਿਸਦੇ ਅਮਲ `ਚ ਕੁੱਝ ਗਲਤੀਆਂ ਹੋਈਆਂ। ਇਸਦੇ 
ਆਰੋਭਕ ਦੌਰ 'ਚ ਕੁਲਕਾਂ ਅਤੇ ਨਾਲ ਹੀ ਦਰਮਿਆਨੇ ਕਿਸਾਨਾਂ ਦੇ ਵਿਰੋਧ ਦਾ ਅਸਰ 
ਪੈਦਾਵਾਰ 'ਤੇ ਵੀ ਪਿਆ। ਪਰ ਇਸਦੇ ਦੂਜੇ ਦੌਰ 'ਚ 1933 ਤੋਂ 1937 ਤੱਕ ਕੁੱਲ ਖੇਤੀ 
ਉੱਪਜ ਵਿਚ ਦੁਬਾਰਾ 33% ਇਜ਼ਾਫ਼ਾ ਹੋਇਆ। ਚੌਥੇ ਦਹਾਕੇ ਦੇ ਅੱਧ ਤੱਕ ਸੋਵੀਅਤ 
ਸਰਕਾਰ ਇਸ ਸਥਿਤੀ 'ਚ ਪਹੁੰਚ ਚੁੱਕੀ ਸੀ ਕਿ ਉਸਨੇ ਰੋਟੀ ਅਤੇ ਹੋਰ ਵਸਤਾਂ ਦੀ 
ਰਾਸ਼ਨਿੰਗ ਖ਼ਤਮ ਕਰ ਦਿੱਤੀ ਅਤੇ ਖਾਦ-ਸਮੱਗਰੀਆਂ ਦੀ ਵਿਕਰੀ ਤੋਂ ਰੋਕਾਂ ਹਟਾ ਲਈਆਂ 

(43) 


5।। 58000 4800 5॥10। 0 €00॥ ੧੧81085॥0॥੫960118.60।। 


ਗਈਆਂ। ਪਿੰਡਾਂ ਦੀ ਸਮਾਜਿਕ ਸੈਰਚਨਾ ਵਿਚ ਵੀ ਇਸ ਦੌਰਾਨ ਵੱਡਾ ਬਦਲਾਅ 
ਆਇਆ ਅਤੇ ਸਮਾਜਵਾਦ ਦਾ ਜਮਾਤੀ ਆਧਾਰ ਵਿਸਥਾਰਿਤ ਹੋਇਆ। ਤੱਥਾਂ ਦੀ 
ਇਸ ਸੰਖੇਪ ਰੂਪ ਰੇਖਾ `ਚ ਸਮੂਹੀਕਰਨ ਦੀ ਤੇਜ ਪ੍ਰਕ੍ਰਿਆ ਦੀ ਮਜਬੂਰੀ ਅਤੇ ਉਸ ਵਿੱਚ 
ਹੋਣ ਵਾਲੀਆਂ ਗਲਤੀਆਂ ਦੇ ਖਾਸੇ ਨੂੰ ਸੁਭਾਵਿਕ ਤੌਰ 'ਤੇ ਸਮਝਿਆ ਜਾ ਸਕਦਾ ਹੈ। 

ਪਹਿਲੀ ਪੈਜ ਸਾਲਾ ਯੋਜਨਾ ਨਿਰਧਾਰਿਤ ਸਮੇਂ ਤੋਂ ਵੀ ਪਹਿਲਾਂ ਚਾਰ ਸਾਲ ਤਿੰਨ 
ਮਹੀਨੇ ਵਿਚ ਹੀ ਪੂਰੀ ਹੋ ਗਈ । ਇਸ ਦੌਰਾਨ ਸੱਨਅਤੀ ਪੈਦਾਵਾਰ ਦੁੱਗਣੀ ਹੋ ਗਈ ਅਤੇ 
ਤਕਨੀਸ਼ੀਅਨਾਂ ਦੀ ਭਾਰੀ ਅਣਹੋਂਦ ਦੇ ਬਾਵਜੂਦ ਲਗਭਗ ਸਿਫ਼ਰ ਤੋਂ ਉੱਪਰ ਉੱਠ ਕੇ 
ਟਰੈਕਟਰ, ਆਟੋਮੋਬਾਈਲ, ਮਸ਼ੀਨ ਟੂਲਜ਼, ਇਜਨੀਅਰਿਗ ਅਤੇ ਜੈਗੀ ਸਮਾਨ ਤਿਆਰ 
ਕਰਨ ਵਾਲੀਆਂ ਸਨਅਤਾਂ ਦਾ ਪੂਰਾ ਢਾਂਚਾ ਉੱਠ ਖੜ੍ਹਾ ਹੋਇਆ। ਲੋਹਾ, ਬਿਜਲੀ, ਤੇਲ 
ਆਦਿ ਦੀ ਪੈਦਾਵਾਰ ਵਿੱਚ ਵੀ ਵੱਡਾ ਇਜ਼ਾਫ਼ਾ ਹੋਇਆ। ਮਜ਼ਦੂਰਾਂ ਦੀ ਮਜ਼ਦੂਰੀ ਅਤੇ 
ਜੀਵਨ ਪੱਧਰ ਵਿੱਚ ਦੁੱਗਣਾ ਵਾਧਾ ਹੋਇਆ ਅਤੇ ਪੱਛਮ ਵਿੱਚ ਜਦੋਂ-ਮਹਾਂਮੇਦੀ ਦਾ 
ਕਹਿਰ ਬਰਸਿਆ ਹੋਇਆ ਸੀ ਉਸ ਸਮੇਂ ਸੋਵੀਅਤ ਸੈਘ ਵਿਚ ਬੇਰੋਜ਼ਗਾਰੀ ਦਾ ਪੂਰਨ 
ਖਾਤਮਾ ਕਰ ਦਿੱਤਾ ਗਿਆ ਸੀ। ਦੂਜੀ ਪੰਜ ਸਾਲਾ ਯੋਜਨਾ (1933-1937) ਵੀ 
ਨਿਰਧਾਰਿਤ ਸਮੇਂ ਤੋਂ ਪਹਿਲਾਂ ਚਾਰ ਸਾਲ ਤਿੰਨ ਮਹੀਨਿਆਂ ਵਿਚ ਹੀ ਪੂਰੀ ਹੋ ਗਈ । ਇਸ 
ਯੋਜਨਾ ਦੇ ਅਤ ਤੱਕ ਦੁਬਾਰਾ ਸੱਨਅਤੀ ਪੈਦਾਵਾਰ 1932 ਦੇ ਮੁਕਾਬਲੇ ਦੁੱਗਣੀ ਹੋ 
ਗਈ ਅਤੇ ਸੋਵੀਅਤ ਸੈਘ ਦੁਨੀਆਂ ਦੇ ਦੂਜੇ ਨੰਬਰ ਦਾ ਸੱਨਅਤੀ ਦੇਸ਼ ਬਣ ਗਿਆ। 
ਇਸਦੇ ਸੱਨਅਤੀ ਵਿਕਾਸ ਦੀ ਦਰ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਅਤੇ ਇਤਿਹਾਸ 
'ਚ ਬੁਰਜੂਆ ਸੱਨਅਤੀ ਇਨਕਲਾਬਾਂ ਦੀ ਦਰ ਤੋਂ ਵੀ ਬਹੁਤ ਜ਼ਿਆਦਾ ਵੱਧ ਰਹੀ। 
ਨਾਲ ਹੀ ਪੂਰੇ ਸਮਾਜ 'ਚ ਸਮਾਜਿਕ ਨਿਆਂ, ਸਿੱਖਿਆ, ਸਿਹਤ ਸੈਭਾਲ, ਔਰਤਾਂ ਦੀ 
ਆਜ਼ਾਦੀ ਆਦਿ ਖੇਤਰਾਂ ਵਿਚ ਜੋ ਹੈਰਾਨੀਜਨਕ ਤੇ ਚਮਤਕਾਰੀ ਤਰੱਕੀ ਹੋਈ, ਉਸ ਨੂੰ 
ਸਮਾਜਵਾਦ ਦੇ ਕੱਟੜ ਆਲੋਚਕਾਂ ਨੇ ਵੀ ਸਵੀਕਾਰ ਕੀਤਾ। ਇੰਨ੍ਹਾਂ ਐਕੜਿਆਂ ਨੂੰ 
ਇੱਕਠੇ ਰੱਖਣ 'ਤੇ ਇੱਕ ਵਾਰ ਤਾਂ ਕਿਸੇ ਲਈ ਵੀ ਵਿਸ਼ਵਾਸ਼ ਕਰਨਾ ਮੁਸ਼ਕਿਲ ਹੋ ਜਾਵੇ। 
ਤੀਜੀ ਪੇਜ ਸਾਲਾ ਯੋਜਨਾ (1937-1942), ਜੋ 1941 ਵਿਚ ਜੋਗ ਕਾਰਨ ਖੜੋਤ ਦਾ 
ਸ਼ਿਕਾਰ ਹੋ ਗਈ ਸੀ, ਦੇ ਦੌਰਾਨ ਵੀ ਸਮਾਜਵਾਦੀ ਉਸਾਰੀ ਦਾ ਕੌਮ ਪਹਿਲਾਂ ਵਾਲੀ 
ਤੇਜ਼ੀ ਨਾਲ ਹੀ ਜਾਰੀ ਰਿਹਾ, ਪਰ ਅਚਾਨਕ ਫਾਸਿਸਟ ਹਮਲੇ ਕਾਰਨ ਸੁਰੱਖਿਆ ਇਸਦਾ 
ਪਹਿਲਾ ਤੇ ਮਹੱਤਵਪੂਰਨ ਮਸਲਾ ਬਣ ਗਿਆ। ਇਹ ਤਿੰਨਾਂ ਪੈਜ ਸਾਲਾ ਯੋਜਨਾਵਾਂ ਦੀ 
ਸਮਾਜਵਾਦੀ ਤਰੱਕੀ ਦਾ ਹੀ ਨਤੀਜਾ ਸੀ ਕਿ ਜੈਗ ਸਮੇਂ ਆਪਣੀ ਸਨੱਅਤੀ ਪੈਦਾਵਾਰ 
ਦਾ ਅੰਸਤਨ ਅੱਧੇ ਤੋਂ ਵੀ ਜ਼ਿਆਦਾ ਜਰਮਨ ਹਮਲੇ ਦੌਰਾਨ ਗਵਾ ਦੇਣ ਦੇ ਬਾਵਜੂਦ 
ਸੋਵੀਅਤ ਅਰਥਚਾਰਾ ਕਾਇਮ ਰਿਹਾ ਅਤੇ ਲਾਲ ਸੈਨਾ ਨੇ ਹਿਟਲਰ ਦੀਆਂ 254 
ਡਿਵੀਜਨਾਂ 'ਚੋਂ 200ਡਿਵੀਜ਼ਨਾਂ ਦਾ ਮੁਕਾਬਲਾ ਕਰਕੇ ਫਾਸਿਸਟਾਂ ਨੂੰ ਹਰਾਇਆ। ਜੋਗ 
`ਚ ਦੋ ਕਰੋੜ ਲੋਕਾਂ ਦੀ ਮਹਾਨ ਕੁਰਬਾਨੀ ਦੇ ਕੇ ਸੋਵੀਅਤ ਰੂਸ ਨੇ ਇਹ ਜਿੱਤ ਹਾਸਿਲ 
ਕੀਤੀ ਅਤੇ ਪੂਰਬੀ ਯੂਰਪ ਦੇ ਦੇਸ਼ਾਂ ਦੀ ਮੁਕਤੀ ਦੇ ਨਾਲ ਹੀ ਇੱਕ ਤਾਕਤਵਰ ਸਮਾਜਵਾਦੀ 
ਖੇਮਾ ਹੋਂਦ ਵਿੱਚ ਆਇਆ। 

(44) 


5।। 58000 4800 5॥10। 0 €00॥ ੧੧81085॥0॥੫/60118.60।। 


ਸੋਵੀਅਤ ਸੈਘ ਦੀਆਂ ਇਹਨਾਂ ਇਤਿਹਾਸਿਕ ਆਰਥਿਕ-ਸਿਆਸੀ ਪ੍ਰਾਪਤੀਆਂ 
ਦੀ ਇੱਕੋ-ਇੱਕ ਤਾਕਤ ਸਟਾਲਿਨ ਦੀ ਅਗਵਾਈ ਅਤੇ ਸੋਵੀਅਤ ਕਮਿਊਨਿਸਟ ਪਾਰਟੀ 
ਦੀ ਅਗਵਾਈ 'ਚ ਸੋਵੀਅਤ ਜਨਤਾ ਦੁਆਰਾ ਖੜ੍ਹੇ ਕੀਤੇ ਗਏ ਸਮਾਜਵਾਦ ਵਿੱਚ 
ਨਿਹਿਤ ਸੀ। ਦੂਜੀ ਸੈਸਾਰ ਜੋਗ ਦੇ ਨਤੀਜਿਆਂ ਦੇ ਪਰਿਪੇਖ ਵਿੱਚ ਵੀ ਸੋਚਿਆ ਜਾ 
ਸਕਦਾ ਹੈ ਕਿ ਸਾਮਰਾਜਵਾਦੀ ਘੇਰੇਬੋਦੀ ਵਿੱਚ ਇੱਕਲੇ ਖੜ੍ਹੇ ਪਛੜੀਆਂ ਪੈਦਾਵਾਰੀ 
ਸ਼ਕਤੀਆਂ ਵਾਲੇ ਦੇਸ਼ ਵਿੱਚ ਸਮਾਜਵਾਦ ਦੀ ਉਸਾਰੀ ਕਿੰਨੀ ਵੱਡੀ ਚੁਣੰਤੀ ਸੀ। ਖੇਤੀ 
ਦੀ ਕੀਮਤ 'ਤੇ ਵੱਡੇ ਉਦਯੋਗਾਂ ਦੇ ਵਿਕਾਸ ਅਤੇ ਤੇਜੀ ਨਾਲ ਸਮੂਹੀਕਰਨ ਦੀਆਂ ਕੀ 
ਫੌਰੀ ਜ਼ਰੂਰਤਾਂ ਅਤੇ ਮਜਬੂਰੀਆਂ ਸਨ ਅਤੇ ਰਿਨ੍ਹਾਂ ਫੌਰੀ ਸੈਕਟਾਂ ਦੇ ਲਗਾਤਾਰ ਦਬਾਅ ਨੇ 
ਸਟਾਲਿਨ ਨੂੰ ਸਮਾਜਵਾਦ ਦੀਆਂ ਬੁਨਿਆਦੀ ਅਤੇ ਦੂਰਰਸ ਸਮੱਸਿਆਵਾਂ 'ਤੇ ਸੋਚਣ 
ਦਾ ਸਮਾਂ ਹੀ ਨਹੀਂ ਦਿੱਤਾ। 

ਸਟਾਲਿਨ ਦੀ ਜੇਕਰ ਕੋਈ ਬੁਨਿਆਦੀ ਸਿਧਾਂਤਕ ਗਲਤੀ ਸੀ ਜਿਸਨੇ ਸੋਵੀਅਤ 
ਰੂਸ 'ਚ ਅਤੇ ਪੂਰੀ ਦੁਨੀਆਂ 'ਚ ਮਜ਼ਦੂਰ ਲਹਿਰਾਂ 'ਤੇ ਮਹੱਤਵਪੂਰਨ ਉਲਟ ਅਸਰ 
ਪਾਇਆ, ਤਾਂ ਉਹ ਇੱਕ ਹੀ ਸੀ। ਉਹ ਗਲਤੀ ਇਹ ਸੀ ਕਿ ਸਟਾਲਿਨ ਤਜ਼ਰਬੇ ਅਤੇ 
ਵਿਵਹਾਰਿਕ ਪੱਧਰ 'ਤੇ ਲਗਾਤਾਰ ਜਮਾਤੀ ਸੈਘਰਸ਼ ਚਲਾਉਂਦੇ ਹੋਏ ਵੀ ਸਮਾਜਵਾਦੀ 
ਸਮਾਜ 'ਚ ਜਮਾਤੀ ਸੈਘਰਸ਼ਾਂ ਦੇ ਖਾਸੇ ਅਤੇ ਉਸ ਦੇ ਬੁਨਿਆਦੀ ਨਿਯਮਾਂ ਨੂੰ ਨਹੀਂ ਸਮਝ 
ਸਕੇ ਅਤੇ ਇਸ ਗਲਤੀ ਦਾ ਵਿਕਸਿਤ ਰੂਪ ਇਹ ਸੀ ਕਿ ਨਵੰਬਰ 1936 ਵਿਚ 
ਸੋਵੀਅਤਾਂ ਦੀ ਸੱਤਵੀਂ ਕਾਂਗਰਸ ਵਿਚ ਸੋਵੀਅਤ ਸੈਘ 'ਚ ਸੈਵਿਧਾਨ ਦੇ ਖਰੜੇ 'ਤੇ ਪੇਸ਼ 
ਆਪਣੀ ਰਿਪੋਰਟ ਵਿਚ ਉਹਨਾਂ ਨੇ ਇਹ ਧਾਰਨਾ ਪੇਸ਼ ਕੀਤੀ ਕਿ 1924-36 ਦੇ ਦੌਰਾਨ 
ਸੋਵੀਅਤ ਰੂਸ 'ਚ ਪੈਦਾਵਾਰ ਦੇ ਸੈਬਧਾਂ ਅਤੇ ਵਟਾਂਦਰੇ ਦੀ ਕਾਨੂੰਨੀ ਨਿੱਜੀ ਮਾਲਕੀ ਦਾ 
ਖਾਤਮਾ ਅਤੇ ਸਮਾਜਵਾਦੀ ਮਾਲਕੀ ਦੇ ਕਾਇਮ ਹੋਣ ਦੇ ਬਾਅਦ ਜਮਾਤਾਂ ਵਿਚਲੀਆਂ 
ਆਰਥਿਕ ਅਤੇ ਸਿਆਸੀ ਵਿਰੋਧਤਾਈਆਂ ਹੁਣ “ਘੱਟ ਰਹੀਆਂ ਹਨ ਅਤੇ ਖ਼ਤਮ ਹੋ 
ਰਹੀਆਂ ਹਨ ।” ਵਿਕਸਿਤ ਸਮਾਜਵਾਦੀ ਸੈਬੈਧਾਂ ਅਤੇ ਪਛੜੀਆਂ ਪੈਦਾਵਾਰੀ ਸ਼ਕਤੀਆਂ 
ਵਿਚ ਵਿਰੋਧਤਾਈ ਹੁਣ ਸੋਵੀਅਤ ਸਮਾਜ ਦੀ ਮੁੱਖ ਵਿਰੋਧਤਾਈ ਬਣ ਗਈ ਹੈ। 

ਇਸ ਗਲਤ ਧਾਰਨਾ ਦਾ ਵਿਸ਼ਲੇਸ਼ਣ ਕਰਦੇ ਹੋਏ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ 
ਕਿ ਮਾਲਕੀ ਦੇ ਕਨੂੰਨੀ ਰੂਪਾਂ 'ਚ ਸਿਰਫ਼ ਤਬਦੀਲੀ ਹੀ ਜਮਾਤਾਂ ਅਤੇ ਜਮਾਤੀ ਸੈਘਰਸ਼ਾਂ 
ਦੀ ਹੋਂਦ ਦੀਆਂ ਹਾਲਤਾਂ ਨੂੰ ਖ਼ਤਮ ਨਹੀਂ ਕਰ ਦਿੰਦੀ ਅਤੇ ਇਹ ਹਾਲਤਾਂ ਪੈਦਾਵਾਰੀ 
ਸੈਬਧਾਂ ਵਿਚ ਵਾਧੂ ਕਦਰ ਹੱੜਪਣ ਦੀ ਸਮਾਜਿਕ ਪ੍ਰਕ੍ਰਿਆ ਦੇ ਰੂਪਾਂ ਨਾਲ ਜੁੜੀਆਂ 
ਹੋਈਆਂ ਹਨ। ਸਟਾਲਿਨ ਦਾ ਮੇਨਣਾ ਸੀ ਕਿ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੀ 
ਜ਼ਰੂਰਤ ਹੁਣ ਸਿਰਫ਼ ਸਾਮਰਾਜਵਾਦੀ ਘੇਰੇਬੋਦੀ, ਭੋਨ-ਤੋੜ ਅਤੇ ਸਾਮਰਾਜਵਾਦ ਦੇ ਏਜੈਟਾਂ 
ਵਿਰੁੱਧ ਹੀ ਰਹਿ ਗਈ ਹੈ। ਪਰ ਇਹ ਵੀ ਸਹੀ ਹੈ ਕਿ 1936 ਦੇ ਬਾਅਦ ਵੀ ਸਟਾਲਿਨ ਨੇ 
ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦਾ ਇਸਤੇਮਾਲ ਸਿਰਫ਼ ਬਾਹਰੀ ਖ਼ਤਰਿਆਂ ਦੇ ਵਿਰੁੱਧ 
ਹੀ ਨਹੀਂ ਸਗੋਂ ਸਮਾਜਵਾਦ ਵਿਰੋਧੀ ਅੰਦਰੂਨੀ ਤਾਕਤਾਂ ਦੇ ਵਿਰੁੱਧ ਵੀ ਲਗਾਤਾਰ 
ਕੀਤਾ, ਮਤਲਬ ਕਿ ਤਜ਼ਰਬੇ ਅਤੇ ਵਿਵਹਾਰ `ਚ ਧਰਾਤਲ 'ਤੇ ਉਹਨਾਂ ਨੇ ਜਮਾਤੀ 

(45) 


5।। 58000 4800 5॥10। 0 €00॥ ੧੧81085॥0॥੫960118.60।। 


ਸੈਘਰਸ਼ ਜਾਰੀ ਰੱਖਿਆ। ਪਰ ਸਮਾਜਵਾਦੀ ਤਬਦੀਲੀ ਦੇ ਖਾਸੇ ਅਤੇ ਨਿਯਮਾਂ ਦੀ 
ਤਰਕਸਰੀਤ ਸਮਝ ਦੀ ਅਣਹੋਂਦ ਵਿਚ ਉਹ ਸਮਾਜਵਾਦ ਵਿਰੋਧੀ ਤੱਤਾਂ ਨੂੰ ਅਤੀਤ ਦੀ 
ਰਹਿੰਦ-ਖੂਹਦ ਜਾਂ ਸਿਰਫ਼ ਸਾਮਰਾਜਵਾਦ ਦੇ ਏਜੈਟ ਸਮਝਦੇ ਰਹੇ। ਸਮਾਜਵਾਦੀ ਸਮਾਜ 
ਦੇ ਆਰਥਿਕ ਆਧਾਰ 'ਚੋਂ ਨਵੇਂ ਬੁਰਜੂਆ ਤੱਤਾਂ ਦੇ ਪੈਦਾ ਹੋਣ ਦੀ ਪ੍ਰਕ੍ਰਿਆ ਨੂੰ ਉਹ 
ਸਮਝ ਨਹੀਂ ਸਕੇ। ਇਸੇ ਕਾਰਨ ਉਹਨਾਂ ਦਾ ਅਨੁਭਵਵਾਦੀ-ਵਿਵਹਾਰਿਕ ਜਮਾਤੀ 
ਸਕਿਆ ਅਤੇ ਉਹ ਇਹ ਨਹੀਂ ਸਮਝ ਸਕੇ ਕਿ ਲਗਾਤਾਰ ਇਨਕਲਾਬਾਂ ਤੋਂ ਬਿਨਾਂ ਅਜਿਹੇ 
ਬੁਰਜੂਆ ਤੱਤ ਸਮਾਜਵਾਦ ਅੰਦਰ ਪੈਦਾ ਹੁੰਦੇ ਹੀ ਰਹਿਣਗੇ ਅਤੇ ਉਹਨਾਂ ਦਾ ਦਮਨ ਜਾਂ 
ਸਫ਼ਾਇਆ ਸਿਰਫ਼ ਫੌਰੀ ਕਾਰਵਾਈ ਹੀ ਹੋ ਸਕਦੀ ਹੈ, ਕੋਈ ਸਥਾਈ ਹੱਲ ਨਹੀਂ । ਜ਼ਾਹਿਰਾ 
ਤੌਰ `ਤੇ ਆਪਣੀ ਇਸੇ ਧਾਰਨਾ 'ਤੇ ਚੱਲਦੇ ਹੋਏ ਸਟਾਲਿਨ ਆਧਾਰ ਤੋਂ ਬਿਨਾਂ ਉੱਚ 
ਉਸਾਰ ਵਿਚ ਨਿਹਿਤ ਪੂੰਜੀਵਾਦੀ ਮੁੜ ਬਹਾਲੀ ਦੇ ਖ਼ਤਰਿਆਂ ਨੂੰ ਅਤੇ ਉੱਚ ਉਸਾਰ 'ਚ 
ਇਨਕਲਾਬ ਦੀ ਜ਼ਰੂਰਤ ਨੂੰ ਵੀ ਨਹੀਂ ਪਹਿਚਾਣ ਸਕੇ। ਸੈਭਵ ਹੈ ਕਿ ਪੈਦਾਵਾਰੀ 
ਸ਼ਕਤੀਆਂ ਦੇ ਵਿਕਾਸ 'ਤੇ ਜ਼ਿਆਦਾ ਜ਼ੋਰ ਦੇਣ ਅਤੇ ਉਸ ਨੂੰ ਸਮਾਜਵਾਦ ਦੀ ਮੂਲ 
ਪ੍‌ਰਕ ਤਾਕਤ ਮਨਣ ਦਾ ਇਕ ਤਾਰਕਿਕ ਕਾਰਨ ਇਹ ਸੀ ਕਿ ਸਟਾਲਿਨ ਦਾ ਜੋਰ 
ਤਕਨੀਕ 'ਤੇ ਜ਼ਰੂਰਤ ਤੋਂ ਜ਼ਿਆਦਾ ਅਤੇ ਮਨੁੱਖ 'ਤੇ ਘੱਟ ਸੀ। ਨਾਲ ਹੀ ਮੂਲ ਤੌਰ `ਤੇ 
ਇਸੇ ਕਾਰਨ ਸਟਾਲਿਨ ਪਾਰਟੀ ਅਦਰ ਜਾਰੀ ਦੋ ਲਾਈਨਾਂ ਦੇ ਸੈਘਰਸ਼ ਨੂੰ ਸਮਾਜ “ਚ ਹੀ 
ਜਾਰੀ ਜਮਾਤੀ ਸੈਘਰਸ਼ ਦੇ ਹੀ ਇਕ ਰੂਪ ਅਤੇ ਵਿਸਥਾਰ ਦੇ ਰੂਪ “ਚ ਨਹੀਂ ਦੇਖ ਸਕੇ । 
ਸਮਾਜਵਾਦ ਦੇ ਦੌਰ ਵਿੱਚ ਪਾਰਟੀ ਦੇ ਪ੍ਰੋਲੇਤਾਰੀ ਚਰਿੱਤਰ ਦੀ ਰੱਖਿਆ ਲਈ ਜਨਤਾ 
ਨਾਲ ਲਗਾਤਾਰ ਉਸ ਦਾ ਸਜੀਵ ਸੈਪਰਕ ਬਣਾਏ ਰੱਖਣ ਅਤੇ ਜਨਤਾ ਤੋਂ ਪਾਰਟੀ ਦੇ 
ਸਿੱਖਣ ਦੇ ਤਰਕਸੈਗਤ ਰੂਪਾਂ ਨੂੰ ਵਿਕਸਿਤ ਨਹੀਂ ਕਰ ਸਕੇ ਅਤੇ ਰਾਜ ਸੱਤ੍ਰਾ ਅਤੇ ਪ੍ਰਬੋਧ 
ਦੇ ਕੌਮਾਂ 'ਚ ਸਮਾਜਵਾਦੀ ਚੇਤਨਾ ਦੇ ਵਿਕਸਿਤ ਹੁੰਦੇ ਜਾਣ ਦੇ ਨਾਲ ਹੀ ਮਜ਼ਦੂਰ 
ਜਮਾਤ ਅਤੇ ਮਿਹਨਤਕਸ਼ ਅਵਾਮ ਦੀ ਲਗਾਤਾਰ ਵੱਧਦੀ ਹਿੱਸੇਦਾਰੀ ਨੂੰ ਨਿਸ਼ਚਿਤ 
ਕਰਨ ਦੇ ਸਪੱਸ਼ਟ ਤੌਰ ਤਰੀਕੇ ਨਹੀਂ ਲੱਭ ਸਕੇ। ਇਸ ਤਰਾਂ ਸਟਾਲਿਨ ਦੀ ਇਸ ਗੰਭੀਰ 
ਸਿਧਾਂਤਕ ਭੁੱਲ ਨੇ ਪੱਧਤੀ,ਪਕਿਆ ਅਤੇ ਨਤੀਜਿਆਂ ਦੇ ਧਰਾਤਲ 'ਤੇ ਸਮਾਜਵਾਦੀ 
ਇਨਕਲਾਬ “ਤੇ ਉਲਟ ਪ੍ਰਭਾਵ ਛੱਡਿਆ ਅਤੇ ਉਹ ਸਰਵਪੱਖੀ ਅਤੇ ਨਿਰੈਤਰ ਇਨਕਲਾਬਾਂ 
ਦੁਆਰਾ ਗੂੰਜੀਵਾਦ ਦੇ ਖਾਤਮੇ ਅਤੇ ਸਮਾਜਵਾਦ ਨੂੰ ਗੁਣਾਤਮਕ ਰੂਪ `ਚ ਅੱਗੇ ਵੱਲ 
ਗਤੀ ਦੇਣ 'ਚ ਸਫ਼ਲ ਨਹੀਂ ਹੋ ਸਕੇ । ਪਰ ਸਟਾਲਿਨ ਦੀ ਇਸ ਮੁੱਖ ਸਿਧਾਂਤਕ ਗਲਤੀ ਨੂੰ 
ਵੀ ਉਸ ਸਮੇਂ ਦੀਆਂ ਬਾਹਰਮੁੱਖੀ ਸੀਮਾਵਾਂ-ਸਮੱਸਿਆਵਾਂ ਦੀ ਪਿੱਠ ਭੂਮੀ 'ਚ ਰੱਖ ਕੇ 
ਦੇਖਣ ਦੇ ਬਾਅਦ ਹੀ ਅਸੀਂ ਇਤਿਹਾਸ ਨਾਲ ਨਿਆਂ ਕਰ ਸਕਾਂਗੇ ਅਤੇ ਸਹੀ ਨਤੀਜੇ 
ਕੱਢ ਸਕਾਂਗੇ, ਨਹੀਂ ਤਾਂ ਮੁਕਤ ਚਿੰਤਕਾਂ ਦੀ ਗੈਰ ਜਿਮੇਦਾਰਾਨਾ ਅਤੇ ਬਚਕਾਨਾ ਪਹੁੰਚ 
ਦਾ ਸ਼ਿਕਾਰ ਅਤੇ ਕੂੜ-ਪ੍ਚਾਰ ਦੇ ਪ੍ਰਭਾਵ ਤੋਂ ਬਚ ਸਕਣਾ ਮੁਸ਼ਕਿਲ ਹੋਵੇਗਾ। 
ਆਪਣੀ ਇਸ ਰੀਭੀਰ ਸਿਧਾਂਤਕ ਗਲਤੀ ਦੇ ਬਾਵਜੂਦ ਵੀ ਸੈਸਾਰ ਮਜ਼ਦੂਰ 
ਜਮਾਤ ਲਈ ਸਟਾਲਿਨ ਦੀ ਦੇਣ ਮਹਾਨ ਹੈ। ਉਹ ਮਹਾਨ ਪ੍ਰੋਲੇਤਾਰੀ ਇਨਕਲਾਬੀ ਸਨ, 


(46) 


5।। 58000 4800 5॥10। 0 €00॥ ੧੧81085॥0॥੫960118.60।। 


ਜਿਨ੍ਹਾਂ ਨੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨੂੰ ਕਦੇ ਨਹੀਂ ਛੱਡਿਆ। ਭਾਵੇਂ ਕਿ ਉਹ 
ਸਮਾਜਵਾਦ ਨੂੰ ਇਕ ਪੜਾਅ ਤੋਂ ਅਗੇ ਨਹੀਂ ਲਿਜਾ ਸਕੇ, ਪਰ ਨਿੱਜੀ ਮਾਲਕੀ ਦੇ 
ਕਾਨੂੰਨੀ ਰੂਪਾਂ ਦਾ ਖ਼ਾਤਮਾ ਅਤੇ ਕੇਂਦਰੀਕ੍੍‌ਿਤ ਸਮਾਜਵਾਦੀ ਯੋਜਨਾਬੈਦੀ ਦਾ ਜੋ ਕੈਮ 
ਉਹਨਾਂ ਨੇ ਕੀਤਾ ਉਹ ਬਿਲਕੁਲ ਸਹੀ ਅਤੇ ਸਮਾਜਵਾਦ ਨੂੰ ਅੱਗੇ ਲਿਜਾਣ ਦੀ ਲਾਜ਼ਮੀ 
ਪੂਰਵ ਸ਼ਰਤ ਸੀ। ਇਨ੍ਹਾਂ ਕਦਮਾਂ ਦੇ ਨਤੀਜੇ ਵਜੋਂ ਅਤੇ ਇਸਦੇ ਅਨੁਸਾਰੀ ਸਮਾਜਿਕ- 
ਸੱਭਿਆਚਾਰਕ-ਸਿਆਸੀ ਨੀਤੀਆਂ ਦੇ ਨਤੀਜੇ ਵਜੋਂ ਮਜ਼ਦੂਰ ਜਮਾਤ ਦੀ ਸੱਤਾ ਦਾ 
ਭੌਤਿਕ ਆਧਾਰ ਮਜ਼ਬੂਤ ਅਤੇ ਵਿਸਥਾਰਤ ਹੋਇਆ। ਕਿਉਂਕਿ ਉਹਨਾਂ ਦੀ ਜ਼ਿੰਦਗੀ 
ਦੌਰਾਨ ਮਜ਼ਦੂਰ ਜਮਾਤ ਦੇ ਹੱਥਾਂ 'ਚ ਸਿਆਸੀ ਸੱਤ੍ਰਾ ਮਜ਼ਬੂਤੀ ਨਾਲ ਕਾਇਮ ਸੀ ਅਤੇ 
ਮਾਲਕੀ ਦਾ ਸਮਾਜਵਾਦੀ ਰੂਪਾਂਤਰਣ ਅਤੇ ਸਮਾਜਵਾਦੀ ਯੋਜਨਾਬੰਦੀ ਪੱਕੇ ਪੈਰੀਂ ਹੋ 
ਚੁੱਕੀ ਸੀ ਇਸ ਲਈ ਗਲਤੀਆਂ ਨੂੰ ਦੂਰ ਕਰਕੇ ਨਿਰੰਤਰ ਇਨਕਲਾਬਾਂ ਦੁਆਰਾ 
ਸਮਾਜਵਾਦ ਨੂੰ ਅੱਗੇ ਲਿਜਾਣ ਦਾ ਰਸਤਾ ਖੁੱਲ੍ਹਿਆ ਹੋਇਆ ਸੀ, ਭਾਵੇਂ ਪੂਜੀਵਾਦੀ ਮੁੜ 
ਬਹਾਲੀ ਲਈ ਬੁਰਜੂਆਜ਼ੀ ਵੀ ਆਪਣੀ ਤਾਕਤ ਕਾਫ਼ੀ ਹੱਦ ਤੱਕ ਜੱਥੇਬਦ ਕਰ ਚੁੱਕੀ 
ਸੀ। ਇਸ ਸੰਦਰਭ `ਚ ਮਹੱਤਵਪੂਰਨ ਤੱਤਾਂ ਦੀ ਅਣਦੇਖੀ ਕਦੇ ਨਹੀਂ ਕੀਤੀ ਜਾਣੀ 
ਚਾਹੀਦੀ ਕਿ ਦੂਜੀ ਸੈਸਾਰ ਜੈਗ ਦੇ ਬਾਅਦ ਜ਼ਿਆਦਾ ਤੇਜ਼ ਗਤੀ ਨਾਲ, ਸੋਵੀਅਤ ਰੂਸ 
ਆਪਣੇ ਅਰਥਚਾਰੇ ਨੂੰ ਠੀਕ ਕਰਕੇ ਜਿਵੇਂ ਹੀ ਸਮਾਜਵਾਦੀ ਉਸਾਰੀ ਦੇ ਕੌਮ 'ਚ ਰੁੱਝਿਆ 
ਅਤੇ ਵੱਖ-ਵੱਖ ਕੌਮੀ ਕੌਮਾਂਤਰੀ ਸਮੱਸਿਆਵਾਂ ਦੇ ਬਾਵਜੂਦ, ਮੁਕਾਬਲਤਨ ਮਜ਼ਬੂਤ 
ਸਥਿਤੀ 'ਚ ਜਿਵੇਂ ਹੀ ਸਟਾਲਿਨ ਨੂੰ ਸਮਾਜਵਾਦ ਦੀਆਂ ਦੂਰਰਸ ਨੀਤੀਆਂ ਅਤੇ ਬੀਤੇ 
ਦੇ ਨਿਚੋੜ ਬਾਰੇ ਸੋਚਣ ਦਾ ਮੌਕਾ ਮਿਲਿਆ, ਉਵੇਂ ਹੀ ਉਹਨਾਂ ਨੇ ਆਪਣੀ ਉਪਰੋਕਤ 
ਸਿਧਾਂਤਕ ਗਲਤੀ ਨੂੰ ਸੁਧਾਰਨ ਦੀ ਦਿਸ਼ਾ 'ਚ ਸੋਚਣਾ ਸ਼ੁਰੂ ਕਰ ਦਿੱਤਾ ਸੀ। 1952 'ਚ 
ਆਪਣੀ ਕਿਤਾਬ “ਸੋਵੀਅਤ ਸੈਘ 'ਚ ਸਮਾਜਵਾਦ ਦੀਆਂ ਆਰਥਿਕ ਸਮੱਸਿਆਵਾਂ ”” 
ਵਿਚ ਉਹਨਾਂ ਨੇ ਸਪੱਸ਼ਟ ਲਿਖਿਆ ਕਿ ਸੋਵੀਅਤ ਸਮਾਜ 'ਚ ਜਿਣਸ ਧੈਦਾਵਾਰ ਦਾ 
ਢਾਂਚਾ ਮੌਜੂਦ ਹੈ ਅਤੇ ਇਸੇ ਦੇ ਅਨੁਰੂਪ ਕਦਰ ਦੇ ਨਿਯਮ ਕੰਮ ਕਰ ਰਹੇ ਹਨ। ਇਹ ਇਕ 
ਤਰ੍ਹਾਂ ਨਾਲ ਸੋਵੀਅਤ ਸਮਾਜ ਵਿਚ ਬੁਰਜੂਆ ਤੱਤਾਂ ਦੀ ਹੋਂਦ ਨੂੰ ਵੀ ਪ੍ਵਾਨ ਕਰਨਾ ਸੀ 
ਜੋ ਸਟਾਲਿਨ ਦੇ 1936 ਦੇ ਗਲਤ ਸੂਤਰੀਕਰਨ ਦਾ ਨਿਖੋਧ ਸੀ ਅਤੇ ਸਮਾਜਵਾਦੀ 
ਸਮਾਜ ਵਿੱਚ ਜਮਾਤੀ ਸੈਘਰਸ਼ ਦੀ ਸਮੱਸਿਆ 'ਤੇ ਨਵੇਂ ਸਿਰੇ 'ਤੋਂ ਸੋਚਣ ਦੀ ਸ਼ੁਰੂਆਤ 
ਸੀ। ਨਾਲ ਹੀ ਇਹ ਤੱਥ ਵੀ ਵਰਨਣਯੋਗ ਹੈ ਕਿ ਆਪਣੇ ਆਖ਼ਰੀ ਦਿਨਾਂ ਵਿਚ 
ਸਟਾਲਿਨ ਪਾਰਟੀ 'ਚੋਂ ਬੁਰਜੂਆ ਤੱਤਾਂ ਨੂੰ ਕੱਢ ਕੇ ਬਾਹਰ ਕਰਨ ਦੀ ਤਿਆਰੀ 'ਚ ਇਕ 
ਵਾਰ ਫਿਰ ਲੱਗੇ ਹੋਏ ਸਨ। 

ਆਪਣੀ ਉਪਰੋਕਤ ਗਲਤੀ ਦੇ ਬਾਵਜੂਦ ਸਟਾਲਿਨ ਨੇ ਸੱਚੀ ਕਮਿਊਨਿਸਟ 
ਭਾਵਨਾ ਅਤੇ ਪ੍ਰੋਲੇਤਾਰੀ ਜੁਝਾਰੂਪਣ ਦੇ ਨਾਲ ਪਾਰਟੀ ਐਦਰ ਪੂੰਜੀਵਾਦੀ-ਮੱਧਵਰਗੀ 
ਤੱਤਾਂ ਦੇ ਵਿਰੁੱਧ ਲਗਾਤਾਰ ਸੰਘਰਸ਼ ਚਲਾਇਆ ਅਤੇ ਥੱਲੇ ਤੋ ਕਈ ਤਰ੍ਹਾਂ ਦੇ ਐਦੋਲਨ 
ਚਲਾ ਕੇ ਮਜ਼ਦੂਰ ਸੱਤ੍ਹਾ ਨੂੰ ਸੁਨਿਸ਼ਚਿਤ ਅਤੇ ਮਜ਼ਬੂਤ ਬਣਾਇਆ। ਭੰਨਤੋੜ ਕਰਨ 

(47) 


5।। 58000 4800 5॥10। 0 €00॥ ੧੧81085॥0॥੫/60118.60।। 


ਨਾ ਛੱਡੀ ਅਤੇ ਇਸੇ ਨਾਲ ਉਹ ਸਾਮਰਾਜਵਾਦ ਅਤੇ ਫਾਸਿਜ਼ਮ ਉੱਤੇ ਸਮਾਜਵਾਦ ਦੀ 
ਜਿੱਤ ਨੂੰ ਸੁਨਿਸ਼ਚਿਤ ਕਰ ਸਕੇ। ਇਹੀ ਕਾਰਨ ਹੈ ਕਿ ਅੱਜ ਬੁਰਜੂਆਜ਼ੀ ਸਮਾਜਵਾਦ 
ਵਿਰੁੱਧ ਆਪਣੀ ਭੰਡੀ ਪ੍ਰਚਾਰ ਮੁਹਿੰਮ ਵਿੱਚ ਸਟਾਲਿਨ ਨੂੰ ਮੁੱਖ ਨਿਸ਼ਾਨਾ ਬਣਾਉਂਦੀ ਹੈ। 
ਇਹ ਮੁਲਾਂਕਣ ਸਹੀ ਹੈ ਕਿ ਸਮਾਜਵਾਦ ਦੇ ਦੁਸ਼ਮਣਾ ਨੂੰ ਕੁਚਲਣ ਦੀ ਪਕਿਰਿਆ ਵਿਚ 
ਜ਼ਬਰ ਦਾ ਦਾਇਰਾ ਜ਼ਰੂਰਤ ਤੋਂ ਵੱਡਾ ਹੋ ਗਿਆ ਸੀ, ਪਰ ਇਨਕਲਾਬ ਦੀ ਪ੍ਰਕ੍ਰਿਆ 'ਚ 
ਅਜਿਹੀਆਂ ਗਲਤੀਆਂ ਹਜ਼ਾਰ ਵਾਰ ਮੁਆਫ਼ ਹਨ। ਸਮਾਜਵਾਦ ਵਿਰੋਧੀ ਤੱਤਾਂ ਦੀ ਸਹੀ 
ਪਛਾਣ ਦਾ ਸਿਧਾਂਤ ਅਤੇ ਉਹਨਾਂ ਵਿਰੁੱਧ ਸੈਘਰਸ਼ ਦੇ ਸਿਧਾਂਤ ਦਾ ਮੌਜੂਦ ਨਾ ਹੋਣਾ 
ਅਤੇ ਉਸ ਨੂੰ ਵਿਕਸਿਤ ਨਾ ਕਰ ਸਕਣ ਦੀ ਸਥਿਤੀ 'ਚ ਇਹ ਗਲਤੀਆਂ ਹੋਣੀਆਂ ਹੀ 
ਸਨ । ਪਰ ਦੁਸ਼ਮਣਾਂ ਨੂੰ ਕੁਚਲ ਦੇਣ ਦੀ ਇਹ ਨੀਤੀ ਜੇਕਰ ਸਟਾਲਿਨ ਨੇ ਨਾ ਅਪਣਾਈ 
ਹੁੰਦੀ ਤਾਂ ਫਾਸਿਜ਼ਮ ਵਿਰੋਧੀ ਸੈਘਰਸ਼ ਵਿੱਚ ਸਮਾਜਵਾਦ ਦੀ ਜਿੱਤ ਨਿਸ਼ਚਿਤ ਨਾ ਹੋ 
ਸਕਦੀ, ਇਹ ਬੁਰਜੂਆ ਇਤਿਹਾਸਕਾਰ ਵੀ ਮੈਨਦੇ ਹਨ। 

ਇਹੀ ਕਾਰਨ ਹੈ ਕਿ ਸਟਾਲਿਨ ਦੀ ਪੂਰੀ ਜ਼ਿੰਦਗੀ ਵਿਚ ਕਿਰਤ ਦੇ ਪ੍ਰਤੀ ਲੋਕਾਂ ਦਾ 
ਉਤਸ਼ਾਹ, ਉਹਨਾਂ ਦੀ ਸਮੂਹਿਕ ਪਹਿਲਕਦਮੀ ਅਤੇ ਮਜ਼ਦੂਰ ਜਮਾਤ ਦੇ ਰਾਜ ਨਾਲ 
ਉਹਨਾਂ ਦੀ ਇੱਕਰੂਪਤਾ ਲਗਾਤਾਰ ਬਣੀ ਰਹੀ ਅਤੇ ਅਨੇਕ ਰੂਪਾਂ 'ਚ ਪ੍ਰਗਟ ਹੁੰਦੀ ਰਹੀ। 
ਅਜਿਹਾ ਪਹਿਲਾ ਪ੍ਰਗਟਾਵਾ 'ਸੁਬੋਤਨਿਕਾਂ” ਦੇ ਰੂਪ 'ਚ ਘਰੇਲੂ ਜੰਗ ਦੇ ਦੌਰਾਨ ਹੀ 
ਸਾਹਮਣੇ ਆਇਆ ਸੀ। ਇਹੀ ਭਾਵਨਾ ਪਹਿਲੀ ਪੰਜ ਸਾਲਾ ਯੋਜਨਾ ਦੇ ਦੌਰਾਨ “ਵਾਸਕ੍ਰੇਨਿਕ” 
(ਉਦਯੋਗੀਕਰਨ ਦੇ ਦੌਰਾਨ ਸਵੈ-ਇੱਛਾ ਨਾਲ ਓਵਰ ਟਾਈਮ) ਦੇ ਰੂਪ 'ਚ ਅਤੇ '“ਤੂਫ਼ਾਨੀ 
ਕੌਮ ਟੋਲੀ” (6100001880) ਐਦੋਲਨ ਦੇ ਰੂਪ 'ਚ ਅਤੇ ਫਿਰ 1935 ਵਿਚ 'ਸਤਾਖ਼ਾਨੋਵ” 
ਅਦੋਲਨ ਅਤੇ “ਪਬਲਿਕ ਟੱਗ ਬੋਟ” ਦੀ ਘਟਨਾ ਦੇ ਰੂਪ 'ਚ ਸਾਹਮਣੇ ਆਈ। ਸਮਾਜ- 
ਵਿਕਾਸ ਦੀ ਇਸ ਦਿਸ਼ਾ ਨੂੰ ਮੋੜਨ ਵਿੱਚ ਅਤੇ ਪੂਜੀਵਾਦ ਦੀ ਮੁੜ ਬਹਾਲੀ ਦੀ ਸ਼ੁਰੂਆਤ 
ਕਰ ਸਕਣ ਵਿੱਚ ਬੁਰਜੂਆਜ਼ੀ ਸਟਾਲਿਨ ਦੇ ਬਾਅਦ ਹੀ ਸਫ਼ਲ ਹੋ ਸਕੀ। 

ਸੋਵੀਅਤ ਰੂਸ 'ਚ ਇਤਿਹਾਸ ਦੇ ਪਹਿਲੇ ਸਮਾਜਵਾਦੀ ਪ੍ਰਯੋਗਾਂ ਦੀਆਂ ਸਫ਼ਲਤਾਵਾਂ- 
ਅਸਫ਼ਲਤਾਵਾਂ, ਇਹਨਾਂ ਹੀ ਹਾਂ ਪੱਖੀ-ਨਾ ਪੱਖੀ ਸਾਕਾਰਤਮਕ- ਨਾਕਾਰਾਤਮਕ 
ਤਜ਼ਰਬਿਆਂ ਦੇ ਸੰਪੂਰਨ ਅਧਿਐਨ ਵਿਸ਼ਲੇਸ਼ਣ ਨਿਚੋੜ ਦੇ ਬਾਅਦ ਅਤੇ ਇਸੇ ਪਰਿਪੇਖ 
ਵਿਚ ਚੀਨ 'ਚ ਸਮਾਜਵਾਦੀ ਤਬਦੀਲੀ ਦੇ ਦੌਰਾਨ ਦੇ ਜਮਾਤੀ ਸੈਘਰਸ਼ਾਂ ਦੇ ਨਤੀਜਿਆਂ 
ਦੇ ਆਧਾਰ 'ਤੇ ਮਾਓ ਸਮਾਜਵਾਦੀ ਸਮਾਜ ਵਿਚ ਜਮਾਤੀ-ਵਿਰੋਧਤਾਈਆਂ ਨੂੰ ਭਾਲ 
ਸਕਣ ਵਿੱਚ, ਜਮਾਤੀ ਸੈਘਰਸ਼ ਨੂੰ ਸਹੀ ਢੰਗ ਨਾਲ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ 
ਅਧੀਨ ਸੈਚਾਲਿਤ ਕਰਨ ਦੇ ਨਿਯਮ ਅਤੇ ਢੰਗ ਤਰੀਕੇ ਲੱਭਣ ਵਿਚ ਸਫ਼ਲ ਹੋਏ । 
ਇਹਨਾਂ ਤਜ਼ਰਬਿਆਂ ਦੇ ਆਧਾਰ 'ਤੇ ਪਾਰਟੀ ਅਦਰ ਹੇਠਲੀ ਇਕਾਈ ਤੋਂ ਲੈ ਕੇ ਪੱਲਿਟ- 
ਬਿਊਰੋ ਤੱਕ 'ਚ ਮੌਜੂਦ ਧੂਜੀਵਾਦੀ ਰਾਹਗੀਰਾਂ ਦੀ ਅਤੇ ਰਾਜ ਅਦਰ, ਦੇਸ਼ ਦੀ ਛੋਟੀ 
ਆਰਥਿਕ ਇਕਾਈ ਅਦਰ ਅਤੇ ਸਿਖਿਆ ਅਤੇ ਸੱਭਿਆਚਾਰ ਦੇ ਖੇਤਰ 'ਚ ਮੌਜੂਦ ਅਤੇ 
ਵੱਧ-ਫੁੱਲ ਰਹੇ ਪੂਜੀਵਾਦੀ ਤੱਤਾਂ ਦੀ ਪਹਿਲੀ ਵਾਰ ਸਪੱਸ਼ਟ ਪਹਿਚਾਣ ਕਾਇਮ ਕੀਤੀ, 
ਉਹਨਾਂ ਵਿਰੁੱਧ ਇੱਕ ਸਰਵਪੱਖੀ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੂੰ 

(48) 


5।। 58000 4800 5॥10। 0 €00॥ ੧੧81085॥0॥੫960118.60।। 


ਜਨਮ ਦਿੱਤਾ ਅਤੇ ਪੂਜੀਪਤੀਆਂ 'ਤੇ ਲਗਾਤਾਰ ਜਿੱਤ ਹਾਸਿਲ ਕਰਦੇ ਹੋਏ ਕਮਿਊਨਿਜ਼ਮ 
ਦੀ ਦਿਸ਼ਾ 'ਚ ਤਬਦੀਲੀ ਨੂੰ ਨਿਸ਼ਚਿਤ ਕਰਨ ਦੇ ਫਲਸਫੇ ਤੋਂ ਮਜ਼ਦੂਰ ਜਮਾਤ ਨੂੰ ਜਾਣੂ 
ਕਰਵਾਇਆ। 
ਮਾਓ-ਜ਼ੇ-ਤੁੰਗ ਦਾ ਸਮਾਜਿਕ ਪ੍ਰਯੋਗ, ਸਮਾਜਵਾਦ ਦੇ ਖਾਸੇ ਅਤੇ 
ਸਮੱਸਿਆਵਾਂ ਬਾਰੇ ਚਿੰਤਨ ਅਤੇ ਮਹਾਨ ਪ੍ਰੋਲੇਤਾਰੀ 
ਸੱਭਿਆਚਾਰਕ ਇਨਕਲਾਬ 

ਸਮਾਜਵਾਦੀ ਸਮਾਜ 'ਚ ਜਮਾਤੀ ਸੈਘਰਸ਼ ਦਾ ਪੂਰਾ ਖਾਸਾ, ਪੂੰਜੀਵਾਦੀ ਮੁੜ ਬਹਾਲੀ 
ਦੇ ਸਾਰੇ ਐਦਰੂਨੀ ਖ਼ਤਰਿਆਂ ਅਤੇ ਉਸ ਨੂੰ ਰੋਕਣ ਦੇ ਸਫ਼ਲ ਢੰਗਾਂ ਦੀ ਸਮਝ ਤਕ ਮਾਓ 
ਕੁੱਝ ਦਿਨਾਂ ਜਾਂ ਕੁੱਝ ਸਾਲਾਂ ਵਿੱਚ ਨਹੀਂ ਪਹੁੰਚੇ। ਆਪਣੇ ਦੇਸ਼ ਵਿੱਚ ਠੌਸ ਤਜ਼ਰਬਿਆਂ ਦਾ 
ਅਧਿਐਨ ਕਰਦੇ ਹੋਏ ਅਤੇ ਸੋਵੀਅਤ ਸੈਘ ਦੇ ਪ੍ਰਲੋਗਾਂ ਤੋਂ ਕ੍ਰਮਵਾਰ ਉਸੇ ਪਰਿਪੇਖ 'ਚ 
ਨਤੀਜੇ ਕੱਢਦੇ ਹੋਏ ਉਹ 1966 ਤੱਕ-ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ 
ਦੀ ਸ਼ੁਰੂਆਤ ਦੇ ਸਮੇਂ ਤੱਕ, ਇਸ ਮੁਕਾਮ ਤੱਕ ਪਹੁੰਚੇ । ਪਰ ਇਹ ਪ੍ਰਕ੍ਰਿਆ ਕਿਸੇ ਨਾ ਕਿਸੇ 
ਰੂਪ 'ਚ 1949 ਤੋਂ ਪਹਿਲਾਂ ਹੀ ਜਾਰੀ ਸੀ ਅਤੇ 1949 ਵਿੱਚ ਮਜ਼ਦੂਰ ਜਮਾਤ ਦੇ ਹੱਥਾਂ 
`ਚ ਸੱਤ੍ਰਾ ਆਉਣ ਦੇ ਤੁਰੈਤ ਬਾਅਦ ਹੀ ਇਸ ਦੀ ਠੌਸ ਰੂਪ ਵਿੱਚ ਸ਼ੁਰੂਆਤ ਹੋ ਚੁੱਕੀ ਸੀ। 
ਉਸ ਸਮੇਂ ਦੀਆਂ ਅਨੁਕੂਲ ਹਾਲਤਾਂ ਨੇ ਮਾਓ ਨੂੰ ਇਸ ਲਈ ਇਕ ਹੱਦ ਤੱਕ ਮੌਕਾ ਵੀ 
ਦਿੱਤਾ ਜਿਸਦੀ ਚਰਚਾ ਅਸੀਂ ਪਹਿਲਾਂ ਵੀ ਕਰ ਚੁਕੇ ਹਾਂ। ਸਭ ਤੋਂ ਜ਼ਿਆਦਾ, ਸੋਵੀਅਤ 
ਸੈਘ ਦੇ ਪਹਿਲੇ ਸਮਾਜਵਾਦੀ ਪ੍ਰਯੋਗਾਂ ਦਾ ਤਜਰਬਾ ਵੀ ਸਾਹਮਣੇ ਮੌਜੂਦ ਸੀ। 

ਮਾਰਚ, 1949 ਵਿੱਚ ਹੀ ਜਦੋਂ ਚੀਨੀ ਇਨਕਲਾਬ ਨਵ ਜਮਹੂਰੀ ਇਨਕਲਾਬ ਦੇ 
ਪੜਾਅ ਤੋਂ ਸਮਾਜਵਾਦੀ ਇਨਕਲਾਬ ਵਿੱਚ ਦਾਖਲ ਹੋਣ ਵਾਲਾ ਸੀ, ਮਾਓ ਨੇ ਪਾਰਟੀ 
ਦੀ ਸੱਤਵੀਂ ਕੇਂਦਰੀ ਕਮੇਟੀ ਦੇ ਦੂਜੇ ਪੂਰਨ ਇਜਲਾਸ ਵਿੱਚ ਇਹ ਸਪੱਸ਼ਟ ਕੀਤਾ ਸੀ ਕਿ 
ਮਜ਼ਦੂਰ ਜਮਾਤ ਦੁਆਰਾ ਦੇਸ਼ ਭਰ ਵਿੱਚ ਸੱਤ੍ਰਾ 'ਤੇ ਅਧਿਕਾਰ ਕਰ ਲੈਣ ਦੇ ਬਾਅਦ ਵੀ 
ਮਜ਼ਦੂਰ ਜਮਾਤ ਅਤੇ ਬੁਰਜੂਆਜ਼ੀ ਵਿੱਚਲੀ ਵਿਰੋਧਤਾਈ ਹੀ ਮੁੱਖ ਵਿਰੋਧਤਾਈ ਹੈ ਅਤੇ 
ਸੈਘਰਸ਼ ਹੁਣ ਵੀ ਰਾਜਸੱਤ੍ਰਾ ਦੇ ਸਵਾਲ 'ਤੇ ਹੀ ਕੇਂਦਰਤ ਹੈ। ਇਸ ਦੇ ਬਾਵਜੂਦ ਛੇਵੇਂ 
ਦਹਾਕੇ ਦੇ ਪਹਿਲੇ ਅੱਧ ਤੱਕ ਚੀਨ ਮੁੱਖ ਤੌਰ 'ਤੇ ਸੋਵੀਅਤ ਸੈਘ ਵਿੱਚ ਸਮਾਜਵਾਦੀ 
ਉਸਾਰੀ ਅਤੇ ਇਨਕਲਾਬ ਦੇ ਰਸਤਿਆਂ ਨੂੰ ਹੀ ਆਪਣਾ ਮਾਡਲ ਮੋਨਦਾ ਰਿਹਾ। 
ਸਮਾਜਵਾਦੀ ਸਮਾਜ 'ਚ ਜਮਾਤੀ ਸੈਘਰਸ਼ ਦੇ ਖਾਸੇ, ਕਿਸਾਨਾਂ ਦੀ ਕੀਮਤ 'ਤੇ ਆਰੈਭਿਕ 
ਸਮਾਜਵਾਦੀ ਪੂੰਜੀ ਸੈਗ੍ਰਹਿ ਦੀ ਸਮੱਸਿਆ, ਪਿੰਡਾਂ ਅਤੇ ਸ਼ਹਿਰਾਂ ਦੇ ਵਧਦੇ ਪਾੜੇ ਦੀ 
ਸਮੱਸਿਆ, ਬੁਰਜੂਆ ਅਧਿਕਾਰਾਂ ਦੀ ਸਮੱਸਿਆ, ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਤੇ 
ਜ਼ਿਆਦਾ ਜੋਰ ਦੇਣ ਦੀ ਗਲਤੀ ਆਦਿ ਦੇ ਬਾਰੇ 'ਚ ਸ਼ੁਰੂ ਤੋਂ ਹੀ ਸਪੱਸ਼ਟ ਸਮਝ ਨਹੀਂ ਸੀ। 
ਸ਼ੁਰੂ ਵਿੱਚ ਚੀਨ ਵਿੱਚ ਵੀ ਵੱਡੇ ਉਦਯੋਗਾਂ ਵਿੱਚ ਇੱਕ ਮੈਂਬਰੀ ਪ੍ਰਬੰਧਨ ਦੀ ਨੀਤੀ ਲਾਗੂ 
ਕੀਤੀ ਗਈ। ਵੱਧ ਤੋਂ ਵੱਧ ਕੇਂਦਰੀਕ੍ਰ੍‌ਿਤ ਯੋਜਨਾ ਬਦੀ ਦਾ ਪ੍ਰਬੰਧ ਸਥਾਪਿਤ ਕੀਤਾ 
ਗਿਆ। ਪਰ ਛੇਵੇਂ ਦਹਾਕੇ ਦੇ ਅੱਧ ਤੋਂ ਮਾਓ ਨੇ ਇਹਨਾਂ ਸਮੱਸਿਆਵਾਂ 'ਤੇ ਨਵੇਂ ਸਿਰੇ ਤੋਂ 

(49) 


5।। 58000 4800 5॥10। 0 ੬00੧ ੧੧81085॥0॥੫960118.60।। 


ਸੋਚਣਾ, ਸੋਵੀਅਤ ਸੰਘ ਦੇ ਪ੍ਰਯੋਗਾਂ ਅਤੇ ਅਲੱਗ ਹਾਲਤਾਂ ਦਾ ਆਲੋਚਨਾਤਮਕ ਅਧਿਐਨ 
ਕਰਨਾ ਅਤੇ ਸਮਾਜਵਾਦੀ ਇਨਕਲਾਬ ਦੀਆਂ ਸਮੱਸਿਆਵਾਂ 'ਤੇ ਵਿਆਪਕ ਅਤੇ 
ਦੂਰਦਰਸ਼ੀ ਪਰਿਪੇਖ 'ਚ ਸੋਚਣਾ ਸ਼ੁਰੂ ਕਰ ਦਿੱਤਾ । ਕਾਰਖਾਨਿਆਂ ਦੇ ਇੱਕ ਮੈਂਬਰੀ ਪ੍ਰਬਧਨ 
ਦੀ ਥਾਂ ਤੇ ਪਾਰਟੀ ਦੀ ਭੂਮਿਕਾ ਅਤੇ ਮਜ਼ਦੂਰਾਂ ਦੀ ਸ਼ਮੂਲੀਅਤ ਵਧਾਉਣ `ਤੇ ਜੋਰ ਦਿੱਤਾ 
ਜਾਣ ਲੱਗਿਆ। ਵੱਡੇ ਉਦਯੋਗਾਂ ਦੀ ਜਗ੍ਹਾਂ ਛੋਟੇ ਉਦਯੋਗਾਂ ਅਤੇ ਖੇਤੀ ਨੂੰ ਆਧਾਰ 
ਬਣਾਉਣ ਦੀ ਗੱਲ ਕੀਤੀ ਜਾਣ ਲੱਗੀ ਅਤੇ ਸੋਵੀਅਤ ਮਾਡਲ ਦੀ ਅਨ੍ਹੋਵਾਹ ਨਕਲ 
ਦੀ ਆਲੋਚਨਾ ਕੀਤੀ ਜਾਣ ਲੱਗੀ। ਚੀਨ ਵਰਗੇ ਪਛੜੀਆਂ ਪੈਦਾਵਾਰੀ ਸ਼ਕਤੀਆਂ 
ਅਤੇ ਬਹੁਗਿਣਤੀ ਕਿਸਾਨ ਆਬਾਦੀ ਵਾਲੇ ਦੇਸ਼ ਵਿੱਚ ਖੇਤੀ ਦੇ ਸਮਾਜਵਾਦੀ ਰੂਪਾਂਤਰਣ 
ਨੂੰ ਪਹਿਲ ਦੇਣਾ ਮਜ਼ਦੂਰ ਸੱਤ੍ਰਾ ਦੀ ਮਜ਼ਬੂਤੀ ਲਈ ਜ਼ਰੂਰੀ ਸਮਝਿਆ ਜਾਣ ਲੱਗਾ। ਮਾਓ 
ਨੇ ਇਸ ਦੌਰਾਨ ਮਜ਼ਦੂਰ-ਕਿਸਾਨ ਗੱਠਜੋੜ 'ਤੇ ਵਿਸ਼ੇਸ਼ ਜ਼ੋਰ ਦਿੱਤਾ, ਪਿੰਡਾਂ ਅਤੇ 
ਸ਼ਹਿਰਾਂ ਦੇ ਵੱਧਦੇ ਪਾੜੇ ਨੂੰ ਸਮਾਜਵਾਦ ਲਈ ਹਾਨੀਕਾਰਕ ਦੱਸਿਆ ਅਤੇ “ਪਹਿਲਾਂ 
ਤਕਨੀਕੀ ਵਿਕਾਸ ਅਤੇ ਫਿਰ ਸਮਾਜਵਾਦੀ ਰੁਪਾਂਤਰਣ” ਦੀ ਸਮਝ ਨੂੰ ਗਲਤ ਦੱਸਿਆ। 
ਉਹਨਾਂ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਦਾ ਵੱਧਦਾ ਪਾੜਾ ਸਰੀਰਕ ਕਿਰਤ ਨੂੰ 
ਘਟੀਆ ਸਮਝਣ ਦੀ ਪੁਵਿਰਤੀ ਅਤੇ ਅਗਵਾਈ ਦੀ ਨੌਕਰਸ਼ਾਹਾਨਾ ਸ਼ੈਲੀ ਨੂੰ ਜਨਮ ਦੇ 
ਰਿਹਾ ਹੈ। “ਮਹਾਨ ਅੱਗੇ ਵੱਲ ਛਾਲ” (੪868੭ 0੪੫0)” ਦੇ ਦੌਰਾਨ ਇਸ ਵਿਕਸਤ 
ਹੋ ਰਹੀ ਸਮਝ ਨੂੰ ਪ੍ਰਯੋਗਾਂ 'ਚ ਲਾਗੂ ਕਰਨ ਦਾ ਯਤਨ ਕੀਤਾ ਗਿਆ। ਜੁਲਾਈ 1955 
ਵਿੱਚ ਮਾਓ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਪੱਡੂ ਅਤੇ ਸ਼ਹਿਰੀ ਖ਼ੇਤਰਾਂ ਦਾ ਸਮਾਜਵਾਦੀ 
ਵਿਕਾਸ ਇੱਕ-ਦੂਜੇ ਨਾਲ ਔਤਰ-ਸੈਬੈਧਿਤ ਹੈ,“ਉਹ ਕਿਸੇ ਵੀ ਕੀਮਤ 'ਤੇ ਉਦਯੋਗ 
ਅਤੇ ਖੇਤੀ, ਸਮਾਜਵਾਦੀ ਉਦਯੋਗੀਕਰਨ ਅਤੇ ਖੇਤੀ ਦੇ ਸਮਾਜਵਾਦੀ ਰੁਪਾਂਤਰਣ ਨੂੰ ਦੋ 
ਅਲੱਗ-ਅਲੱਗ ਚੀਜ਼ਾਂ ਬਿਲਕੁਲ ਨਹੀਂ ਮੈਨ ਸਕਦੇ । ਕਿਸੇ ਵੀ ਤਰ੍ਹਾਂ ਇੱਕ 'ਤੇ ਜ਼ਿਆਦਾ ਜ਼ੋਰ 
ਦੇਣਾ ਅਤੇ ਦੂਜੇ ਨੂੰ ਨਜ਼ਰ-ਐਅਦਾਜ਼ਕਰਨ ਦਾ ਕੌਮ ਬਿਲਕੁਲ ਨਹੀਂ ਕਰ ਸਕਦੇ (ਖੇਤੀ 
ਸਹਿਕਾਰਤਾ ਦੇ ਸਵਾਲ 'ਤੇ)। 1956 ਤੱਕ ਮਾਓ ਨੇ ਇਹਨਾਂ ਸਾਰੇ ਸਵਾਲਾਂ ਨੂੰ ਇਕੱਠਾ 
ਕਰਕੇ ਸਮਾਜਵਾਦ ਦੀਆਂ ਸਮੱਸਿਆਵਾਂ ਨੂੰ ਰੇਖਾਂਕਿਤ ਕਰਨਾ ਅਤੇ ਸਮਾਜਵਾਦ ਦੀ 
ਵਿਕਾਸ-ਰਣਨੀਤੀ ਦੇ ਰੂਪ 'ਚ ਉਸਦਾ ਹੱਲ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। 

1956 ਤੱਕ ਚੀਨ ਵਿੱਚ ਖੇਤੀ, ਦਸਤਕਾਰੀ, ਵੱਡੇ ਉਦਯੋਗ ਅਤੇ ਵਪਾਰ ਦੇ 
ਖ਼ੇਤਰ `ਚ ਪੈਦਾਵਾਰ ਦੇ ਸਾਧਨਾਂ ਦੀ ਮਾਲਕੀ ਦੇ ਸਮਾਜਵਾਦੀ ਰੁਪਾਂਤਰਣ ਦਾ ਕੈਮ ਮੁੱਖ 
ਤੌਰ 'ਤੇ ਪੂਰਾ ਹੋ ਚੁੱਕਾ ਸੀ। ਇਸ ਮੁਕਾਮ 'ਤੇ ਪਹੁੰਚ ਕੇ ਸਮਾਜਵਾਦੀ ਇਨਕਲਾਬ ਨੂੰ 
ਅੱਗੇ ਲੈ ਜਾਣ ਦਾ ਕੈਮ ਠੋਸ ਰੂਪ 'ਚ ਇੱਕ ਦਮ ਸਾਹਮਣੇ ਖੜ੍ਹਾ ਸੀ। ਇਸ ਨੁਕਤੇ `ਤੇ 
ਪਹੁੰਚ ਕੇ ਮਾਓ ਨੇ ਰੂਸ 'ਚ ਸਮਾਜਵਾਦੀ ਉਸਾਰੀ ਦੀਆਂ ਨੀਤੀਆਂ ਦਾ ਇੱਕ ਸੈਤੁਲਿਤ 
ਅਧਿਐਨ ਅਤੇ ਚੀਨ `ਚ ਸਮਾਜਵਾਦੀ ਇਨਕਲਾਬ ਦੀ ਇੱਕ ਬਦਲਵੀਂ ਰਣਨੀਤੀ ਪੇਸ਼ 
ਕਰਨੀ ਸ਼ੁਰੂ ਕੀਤੀ। ਇਸ ਨਵੇਂ ਸ਼ੁਰੂਆਤੀ ਨੁਕਤੇ ਨੇ “ਦਸ ਮੁੱਖ ਸੇਬਧਾਂ ਦੇ ਬਾਰੇ `ਚ” 
ਸਿਰਲੇਖ ਹੇਠਲੇ ਲੇਖ `ਚ ਸਪੱਸ਼ਟ ਸ਼ਕਲ ਅਖਤਿਆਰ ਕੀਤੀ ਜਿਸ ਵਿੱਚ ਮਾਓ ਨੇ ਵੱਡੇ 
ਉਦਯੋਗਾਂ ਨੂੰ ਪਹਿਲ ਦੇ ਕੇ ਅਤੇ ਵੱਖ-ਵੱਖ ਭਾਗਾਂ ਵਿੱਚ (ਪਹਿਲਾਂ ਭੌਤਿਕ ਤਰੱਕੀ ਅਤੇ 

(50) 


5।। 58000 4800 5॥10। 0 €00॥ ੧੧81085॥0॥੫/60118.60।। 


ਉਸਦੇ ਬਾਅਦ ਸਮਾਜਿਕ ਸੈਬੋਧਾਂ ਅਤੇ ਵਿਚਾਰਧਾਰਾ ਦਾ ਰੁਪਾਂਤਰਣ) ਵਿਕਾਸ ਦੀ ਰਣਨੀਤੀ 
ਨੂੰ ਰੋਂਦ ਕਰਦੇ ਹੋਏ ਸਮਾਜਿਕ-ਸਿਆਸੀ ਅਤੇ ਆਰਥਿਕ ਖੇਤਰਾਂ ਵਿੱਚ ਇਕੋ ਵੇਲੇ ਸਮਾਜਵਾਦੀ 
ਰੁਪਬਦਲੀ `ਤੇ ਜ਼ੋਰ ਦਿੱਤਾ, ਕਿਸਾਨਾਂ ਦੀ ਕੀਮਤ 'ਤੇ ਉਹਨਾਂ ਤੋਂ ਵਾਧੂ ਕਦਰ ਨਿਚੋੜ ਕੇ 
ਉਦਯੋਗਾਂ ਦੇ ਵਿਕਾਸ ਕਰਨ ਦੀ ਰਣਨੀਤੀ ਨੂੰ ਸਮਾਜਵਾਦ ਵਿਰੋਧੀ ਅਤੇ ਵੱਖ-ਵੱਖ ਖੇਤਰਾਂ 
ਅਤੇ ਵੱਖ-ਵੱਖ ਸਮਾਜਿਕ ਜਮਾਤਾਂ ਵਿੱਚ ਵਿਰੇਧਤਾਈ ਵਧਾਉਣ ਵਾਲਾ ਦੱਸਿਆ ਅਤੇ 
ਇਸਦੇ ਬਦਲ ਦੇ ਤੌਰ 'ਤੇ ਖੇਤੀ ਅਤੇ ਸਨੱਅਤੀ ਖੇਤਰ ਦੀ ਕਿਰਤ-ਸ਼ਕਤੀ ਦੀ ਉਤਪਾਦਕਤਾ 
ਵਧਾ ਕੇ ਸਮਾਜਵਾਦੀ ਸੱਨਅਤੀ ਕਰਨ ਅਤੇ ਖੇਤੀ ਦੇ ਸਮਾਜਵਾਦੀ ਰੁਪਾਂਤਰਣ ਦੀ ਸੱਮਸਿਆ 
ਨੂੰ ਇੱਕੋ ਵੇਲੇ ਹੱਲ ਕਰਨ ਦੀ ਰਣਨੀਤੀ ਪੇਸ਼ ਕੀਤੀ। 

ਮਾਓ 1956 ਵਿੱਚ ਇਸ ਨਤੀਜੇ 'ਤੇ ਪਹੁੰਚ ਚੁੱਕੇ ਸਨ ਕਿ ਸਮਾਜਵਾਦੀ ਉਸਾਰੀ 
ਦੇ ਦੌਰ ਵਿੱਚ ਨਿੱਜੀ ਮਾਲਕੀ ਦੇ ਸਮਾਜਵਾਦੀ ਮਾਲਕੀ ਵਿੱਚ ਰੁਪਾਂਤਰਣ ਦਾ ਕੌਮ ਮੁੱਖ 
ਤੌਰ 'ਤੇ ਪੂਰਾ ਹੋਣ ਦੇ ਬਾਵਜੂਦ ਸਮਾਜ 'ਚ ਬੁਰਜੂਆ ਅਧਿਕਾਰਾਂ ਦੀ ਮੌਜੂਦਗੀ ਅਤੇ 
ਪਿੰਡਾਂ ਅਤੇ ਸ਼ਹਿਰ ਵਿੱਚ, ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਅਤੇ ਸਰੀਰਕ ਅਤੇ ਬੌਧਿਕ 
ਮਿਹਨਤ ਵਿੱਚ ਪਾੜੇ ਦੀ ਹੋਂਦ, ਸਮਾਜ 'ਚ ਜਮਾਤੀ ਵਿਰੋਧਤਾਈਆਂ ਦੀ ਮੌਜੂਦਗੀ ਦਾ 
ਲੱਛਣ ਹੈ। ਉਹ ਠੋਸ ਰੂਪ ਵਿੱਚ ਸਮਾਜਵਾਦੀ ਸਮਾਜ ਵਿੱਚ ਪਛੜੀਆਂ ਪੈਦਾਵਾਰੀ 
ਸ਼ਕਤੀਆਂ ਅਤੇ ਵਿਕਸਤ ਪੈਦਾਵਾਰੀ ਸੈਬੰਧਾਂ ਵਿੱਚਲੀ ਵਿਰੋਧਤਾਈ ਨੂੰ ਹੀ ਮੁੱਖ ਮੋਨਣ 
ਦੀ ਧਾਰਨਾ ਦੀ ਗਲਤੀ ਨੂੰ ਸਮਝ ਚੁੱਕੇ ਸਨ ਅਤੇ ਵਿਹਾਰਕ ਧਰਾਤਲ 'ਤੇ ਵੀ ਇਸ 
ਨਤੀਜੇ 'ਤੇ ਪਹੁੰਚ ਚੁੱਕੇ ਸਨ ਕਿ ਮਾਲਕੀ ਵਿੱਚ ਤਬਦੀਲੀ ਪੈਦਾਵਾਰੀ ਸੈਬੋਧਾਂ ਵਿੱਚ 
ਤਬਦੀਲੀ ਦੇ ਬਰਾਬਰ ਨਹੀਂ ਹੈ। ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੇ ਸਿਧਾਂਤ ਨੂੰ ਉਸ 
ਸਮੇਂ ਪਾਰਟੀ ਵਿੱਚ ਮੌਜੂਦ ਲਿਊ-ਸ਼ਾਓ-ਚੀ ਦਾ ਸੋਧਵਾਦੀ ਗੁੱਟ ਜਮਾਤੀ ਸੈਘਰਸ਼ ਨੂੰ ਰੱਦ 
ਕਰਨ ਵਾਲੇ ਵਿਕਸਿਤ ਸਿਧਾਂਤ ਦੇ ਰੂਪ 'ਚ ਪੇਸ਼ ਕਰ ਰਿਹਾ ਸੀ। ਇਹ ਕੌਮਾਂਤਰੀ 
ਕਮਿਊਨਿਸਟ ਲਹਿਰ ਵਿੱਚ ਖੁਰਸ਼ਚੇਵ ਦੇ ਉਭਾਰ ਤੋਂ ਬਾਅਦ, ਸੋਧਵਾਦ ਦੇ ਹੜ੍ਹ ਦਾ 
ਸਮਾਂ ਸੀ ਜੋ ਚੀਨ ਵਿੱਚ ਵੀ ਪਾਰਟੀ ਐਦਰ ਜਾਰੀ ਦੋ-ਲੀਹਾਂ ਦੇ ਸੈਘਰਸ਼ ਵਿੱਚ ਸੋਧਵਾਦੀ 
ਲੀਹ ਨੂੰ ਤਾਕਤ ਬਖ਼ਸ਼ ਰਿਹਾ ਸੀ । ਅਜਿਹੇ ਸਮੇਂ ਮਾਓ ਨੇ “ਜਨਤਾ ਵਿੱਚਾਲੇ ਵਿਰੋਧਤਾਈਆਂ 
ਨੂੰ ਸਹੀ ਢੰਗ ਨਾਲ ਹੱਲ ਕਰਨ ਦੇ ਬਾਰੇ “ਚ” ਨਾਮੀ ਆਪਣੀ ਰਚਨਾ ਵਿੱਚ ਪਹਿਲੀ ਵਾਰ 
ਸਿਧਾਂਤ ਅਤੇ ਵਿਵਹਾਰ ਦੀ ਦਿ੍‌ਸ਼ਟੀ ਨਾਲ ਇਹ ਸਪੱਸ਼ਟ ਰੂਪ ਵਿੱਚ ਦੱਸਿਆ ਕਿ ਮਾਲਕੀ 
ਦੇ ਸਮਾਜਵਾਦੀ ਰੁਪਾਂਤਰਣ ਦਾ ਕੌਮ ਮੁੱਖ ਤੌਰ 'ਤੇ ਪੂਰਾ ਹੋ ਜਾਣ ਦੇ ਬਾਅਦ ਵੀ ਜਮਾਤਾਂ 
ਅਤੇ ਜਮਾਤੀ ਸੰਘਰਸ਼ ਦੀ ਹੋਂਦ ਬਣੀ ਰਹਿੰਦੀ ਹੈ ਅਤੇ ਇਹ ਕਿ ਮਜ਼ਦੂਰ ਜਮਾਤ ਨੂੰ 
ਇਨਕਲਾਬ ਜਾਰੀ ਰੱਖਣਾ ਚਾਹੀਦਾ ਹੈ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ'ਪ੍ਰੋਲੇਤਾਰੀ 
ਅਤੇ ਬੁਰਜੁਆਜ਼ੀ ਵਿੱਚਲਾ ਜਮਾਤੀ ਸੰਘਰਸ਼,ਵੱਖ-ਵੱਖ ਸਿਆਸੀ ਤਾਕਤਾਂ ਵਿੱਚਲਾ 
ਵਿੱਚਲਾ ਜਮਾਤੀ ਸੈਘਰਸ਼ ਲੰਬੇ ਸਮੇਂ ਤੱਕ ਜਾਰੀ ਰਹੇਗਾ, ਟੇਢਾ-ਮੇਢਾ ਹੋਵੇਗਾ ਅਤੇ ਇਥੋਂ 
ਤੱਕ ਕਿ ਸਮੇਂ-ਸਮੇਂ ਤੇ ਬੇਹੱਦ ਗੈਭੀਰ ਵੀ ਹੋ ਜਾਵੇਗਾ।” ਲਿਊ-ਸ਼ਾਓ-ਚੀ ਦੁਆਰਾ ਪੇਸ਼ 


੮. ੮= 


ਭੁਲੇਖਾ ਪਾਊ ਧਾਰਨਾ ਦਾ ਖੈਡਨ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਸਮਾਜਵਾਦ ਅਤੇ 


(21) 


5।। 58000 4800 5॥10। 0 €00॥ ੧੧81085॥0॥੫/60118.60।। 


ਪੂੰਜੀਵਾਦ ਵਿੱਚੋਂ ਕੌਣ ਜਿੱਤੇਗਾ, ਇਹ ਸਵਾਲ ਅਜੇ ਵੀ ਤੈਅ ਨਹੀਂ ਹੋਇਆ ਹੈ। ਮਾਓ ਨੇ 
ਪਹਿਲੀ ਵਾਰ ਸਮਾਜਵਾਦੀ ਸਮਾਜ ਵਿੱਚ ਬੁਰਜੂਆ ਵਿੱਚਾਰਧਾਰਾ ਅਤੇ ਨੰਕਰਸ਼ਾਹਾਨਾ 
ਕੰਮ ਢੰਗ ਵਿਰੁੱਧ ਲਗਾਤਾਰ ਸੈਘਰਸ਼ 'ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਦੱਸਿਆ ਕਿ ਆਰਥਿਕ 
ਆਧਾਰ ਦਾ ਵਿਕਾਸ ਆਜ਼ਾਦ ਰੂਪ ਨਾਲ ਅਤੇ ਆਪਣੇ ਆਪ ਉਹਨਾਂ ਜਥੇਬੋਦਕ ਰੂਪਾਂ 
ਨੂੰ ਜਨਮ ਨਹੀਂ ਦਿੰਦਾ ਜੋ ਇਨਕਲਾਬ ਨੂੰ ਅੱਗੇ ਲਿਜਾਣ ਲਈ ਜ਼ਰੂਰੀ ਹਨ । ਸਮੇਂ-ਸਮੇਂ 
`ਤੇ ਉੱਚ ਉਸਾਰ ਦੀ ਭੂਮਿਕਾ ਦੇ ਫੈਸਲਾਕੁਨ ਹੋ ਜਾਣ ਦੀ ਗੱਲ ਮਾਓ ਨੇ ਬਹੁਤ ਪਹਿਲਾਂ 
ਹੀ ਵਿਰੋਧਤਾਈਆਂ ਬਾਰੇ ਸਿਰਲੇਖ ਹੇਠਲੀ ਆਪਣੀ ਰਚਨਾ 'ਚ ਕੀਤੀ ਸੀ। ਹੁਣ 
ਸਮਾਜਵਾਦੀ ਸਮਾਜ ਵਿੱਚ ਉੱਚ ਉਸਾਰ ਦੇ ਧਰਾਤਲ 'ਤੇ ਜਮਾਤੀ ਸੈਘਰਸ਼ ਨੂੰ ਪੈਦਾਵਾਰੀ 
ਸੈਬੋਧਾਂ ਦੇ ਸਮਾਜਵਾਦੀ ਰੂਪਾਂਤਰਣ ਲਈ ਲਾਜ਼ਮੀ ਦੱਸਦੇ ਹੋਏ ਉਹਨਾਂ ਨੇ ਇਸ `ਤੇ 
ਲਗਾਤਾਰ ਜ਼ਿਆਦਾ ਤੋਂ ਜ਼ਿਆਦਾ ਜੋਰ ਦੇਣਾ ਸ਼ੁਰੂ ਕੀਤਾ। “ਮਹਾਨ ਅੱਗੇ ਵੱਲ ਛਾਲ” 
ਦੇ ਅਧਿਐਨ ਦੌਰਾਨ ਹੀ ਮਾਓ ਨੇ ਪਾਰਟੀ ਅਤੇ ਜਨਤਾ ਦੇ ਐਤਰ ਸੰਬੋਧਾਂ 'ਤੇ ਅਤੇ 
ਵਿੱਚਾਰਧਾਰਕ-ਸਿਆਸੀ ਸੈਘਰਸ਼ ਵਿੱਚ ਜਨਤਾ ਦੀ ਭੂਮਿਕਾ 'ਤੇ ਜ਼ਿਆਦਾ ਤੋਂ ਜ਼ਿਆਦਾ 


ਦੇਖਿਆ ਅਤੇ ਦੱਸਿਆ ਕਿ ਲੋਕਾਂ ਦੀ ਸਿਰਜਣਾਤਮਕਤਾ, ਪਹਿਲਕਦਮੀ ਅਤੇ ਫ਼ੇਸਲੇ 
ਦੀ ਪ੍ਰਕਿਰਿਆ ਵਿੱਚ ਜ਼ਿਆਦਾ ਤੋਂ ਜ਼ਿਆਦਾ ਸ਼ਮੂਲੀਅਤ ਦੁਆਰਾ ਹੀ ਸਮਾਜਵਾਦ ਨੂੰ 
ਅੱਗੇ ਲਿਜਾਇਆ ਜਾ ਸਕਦਾ ਹੈ ਅਤੇ ਇਹ ਕਿ ਕਮਿਊਨਿਸਟ ਪਾਰਟੀ ਨੂੰ ਲੋਕਾਂ ਤੋਂ 
ਸਿੱਖਿਆ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਮਾਓ ਨੇ ਵੀ ਸਮਾਜਵਾਦੀ ਸਮਾਜ ਦੇ ਜਮਹੂਰੀ 
ਕੇਂਦਰਵਾਦ ਦੇ ਸਰੂਪ ਨੂੰ ਜ਼ਿਆਦਾ ਸਪੱਸ਼ਟ ਰੂਪ ਵਿੱਚ ਪੇਸ਼ ਕੀਤਾ ਅਤੇ ਨਾਲ ਹੀ ਇਹ 
ਵੀ ਦੱਸਿਆ ਕਿ ਸਮਾਜਵਾਦੀ ਜਮਾਤੀ ਸਮਾਜ ਵਿੱਚ ਕਮਿਊਨਿਸਟ ਪਾਰਟੀ ਵੀ ਸਮੇਕਿਤ 
ਅਤੇ ਇਕ ਰੂਪ ਨਹੀਂ ਹੁੰਦੀ । ਉਹਨਾਂ ਨੇ ਪਾਰਟੀ ਵਿੱਚ ਉਸ ਵੇਲੇ ਚੱਲ ਰਹੀਆਂ ਦੋ ਲੀਹਾਂ 
ਦੇ ਸੈਘਰਸ਼ ਦੇ ਤਜ਼ਰਬੇ ਤੋਂ ਇਹ ਨਤੀਜਾ ਕੱਢਿਆ ਕਿ ਕੇਵਲ ਅਤਰ-ਪਾਰਟੀ ਆਲੋਚਨਾ- 
ਆਤਮ ਆਲੋਚਨਾ, ਸ਼ੁੱਧੀਕਰਨ ਮੁਹਿੰਮ ਅਤੇ ਵਿੱਚਾਰਧਾਰਕ ਪ੍ਰਤੀਬੱਧਤਾ ਹੀ ਪਾਰਟੀ ਦੀ 
ਇਨਕਲਾਬੀ ਭੂਮਿਕਾ ਨੂੰ ਬਣਾਈ ਰੱਖਣ ਲਈ ਕਾਫ਼ੀ ਨਹੀਂ ਹੈ। ਪਾਰਟੀ ਦੇ ਐਦਰ ਦੀਆਂ 
ਅਤੇ ਪਾਰਟੀ ਲੋਕਾਂ ਦੇ ਨਾਲ ਇੱਕ ਰੂਪ ਹੋ ਕੇ ਉਸ ਦੀ ਆਲੋਚਨਾ ਤੋਂ ਸਬਕ ਲੈ ਕੇ ਹੀ 
ਖੁਦ ਦਾ ਸੁਧਾਰ ਕਰਦੀ ਰਹਿ ਸਕਦੀ ਹੈ। ਇਸ ਨੂੰ ਵੀ ਮਾਓ ਨੇ ਉੱਚ ਉਸਾਰ ਦੇ ਖੇਤਰ 
ਵਿੱਚ ਜਮਾਤੀ ਸੈਘਰਸ਼ ਦੇ ਇਕ ਜ਼ਰੂਰੀ ਰੂਪ ਦੇ ਤੌਰ 'ਤੇ ਦੇਖਿਆ। 

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਛੇਵੇਂ ਦਹਾਕੇ ਦੇ ਮੱਧ ਤੱਕ ਹੀ ਮਾਓ ਦੀ ਚਿੰਤਨ- 
ਪ੍ਰਕ੍ਰਿਆ ਵਿੱਚ ਸੱਭਿਆਚਾਰਕ ਇਨਕਲਾਬ ਦਾ ਸੈਕਲਪ, ਉਸਦੀ ਨੀਤੀ ਅਤੇ ਉਸਦੇ 
ਪ੍ਰੋਗਰਾਮ ਦੇ ਬਣਤਰੀ ਐਗ ਨਿਸ਼ਚਿਤ ਰੂਪ ਧਾਰਨ ਲੱਗ ਪਏ ਸਨ । ਸਮਾਜਵਾਦੀ ਸਮਾਜ 
`ਚ ਜਮਾਤੀ ਸੈਘਰਸ਼ ਦੇ ਖਾਸੇ, ਪਾਰਟੀ ਐਦਰ ਬੁਰਜੂਆ ਲੀਹਾਂ ਦੇ ਪੇਸ਼ਕਰਤਾਵਾਂ ਦੇ ਰੂਪ 
`ਚ ਬੁਰਜੂਆ ਤੱਤਾਂ ਦੀ ਮੌਜੂਦਗੀ, ਸਮਾਜਵਾਦੀ ਰੂਪ ਬਦਲੀ ਵਿੱਚ ਉੱਚ ਉਸਾਰ ਦੇ 

(52) 


5।। 58000 4800 5॥10। 0 €00॥ ੧੧81085॥0॥੫/60118.60।। 


ਸਮਾਜ ਵਿੱਚ ਹਰ ਧਰਾਤਲ `ਤੇ ਮੌਜੂਦ ਗੈਰ ਬਰਾਬਰੀ ਨੂੰ ਨਿਯੋਤਰਿਤ ਅਤੇ ਸੀਮਿਤ ਕਰਨ 
ਦੀ ਜ਼ਰੂਰਤ, ਸਮਾਜਵਾਦੀ ਸਮਾਜ ਵਿੱਚ ਜਾਰੀ ਜਮਾਤੀ ਸੈਘਰਸ਼ ਵਿੱਚ ਵਿਆਪਕ 
ਜਨਤਾ ਦੀ ਹਿੱਸੇਦਾਰੀ ਦੀ ਜ਼ਰੂਰਤ ਅਤੇ ਇਸਦੇ ਰੂਪ-ਇਹਨਾਂ ਸਾਰੀਆਂ ਗੱਲਾਂ 'ਤੇ ਮਾਓ 
ਨੇ ਉਸ ਸਮੇਂ ਰੈਭੀਰਤਾ ਨਾਲ ਸੋਚਣਾ ਅਤੇ ਨਤੀਜੇ ਕੱਢਣੇ ਸ਼ੁਰੂ ਕਰ ਦਿੱਤੇ ਸਨ। ਇਸੇ 
ਸਮੇਂ ਪੂਰੀ ਦੁਨੀਆਂ ਦੇ ਪੈਮਾਨੇ `ਤੇ ਖਰੁਸ਼ਚੇਵ ਦੇ ਪ੍ਰਭਾਵ ਹੇਠ ਆਧੁਨਿਕ ਸੋਧਵਾਦ ਦੀ 
ਇੱਕ ਲਹਿਰ ਚੱਲ ਪਈ ਸੀ ਅਤੇ ਇਸ ਦੇ ਵਿਰੁੱਧ 1956 ਤੋਂ' ਲੈ ਕੇ ਮਹਾਨ ਬਹਿਸ” ਤੱਕ 
ਦੇ ਫੇਸਲਾਕੁਨ ਸੈਘਰਸ਼ ਚਲਾਉਣ ਦੇ ਤਜਰਬਿਆਂ ਨੇ ਵੀ ਮਾਓ ਦੇ ਚਿੰਤਨ ਨੂੰ ਸੋਧਵਾਦੀ, 
ਮੂੰਜੀਵਾਦੀ ਤੱਤਾਂ ਦੇ ਵਿਰੁੱਧ ਜਮਾਤੀ ਸੰਘਰਸ਼ ਚਲਾਉਣ ਬਾਰੇ ਅਤੇ ਪੂਜੀਵਾਦੀ ਮੁੜ ਬਹਾਲੀ 
ਬਾਰੇ ਜ਼ਰੂਰੀ, ਠੋਸ ਅਤੇ ਅਮਲੀ ਸਿੱਖਿਆਵਾਂ ਨਾਲ ਅਮੀਰ ਬਣਾਇਆ। ਦੇਸ਼ ਐਦਰ ਵੀ 
ਪਾਰਟੀ ਵਿੱਚ ਮੌਜੂਦ ਜ਼ੋਰਦਾਰ ਮੌਜੂਦਗੀ ਵਾਲੇ ਸੋਧਵਾਦੀਆਂ ਵਿਰੁੱਧ ਸੈਘਰਸ਼ ਜਾਰੀ ਸੀ, 
ਜਿਸਦੇ ਵਿਰੁੱਧ ਸਮਾਜਵਾਦੀ ਇਨਕਲਾਬ ਦੀ ਪੂਰੀ ਦਿਸ਼ਾ ਅਤੇ ਇੱਕ-ਇੱਕ ਨੀਤੀ ਅਤੇ 
ਇੱਕ-ਇੱਕ ਫੈਸਲੇ ਨੂੰ ਲੈ ਕੇ ਸੈਘਰਸ਼ ਕਰਦੇ ਹੋਏ ਮਾਓ ਸਮਾਜਵਾਦੀ ਸਮਾਜ “ਚ ਜਮਾਤੀ 
ਸੈਘਰਸ਼ ਅਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਮਹੱਤਵ ਅਤੇ ਸਰੂਪ ਨੂੰ ਜ਼ਿਆਦਾ ਤੋਂ 
ਜ਼ਿਆਦਾ ਸਪੱਸ਼ਟ ਰੂਪ ਵਿੱਚ ਸਮਝਾਉਂਦੇ ਹੋਏ ਕਦਮ-ਦਰ-ਕਦਮ ਪ੍ਰਲੇਤਾਰੀ ਸੱਭਿਆਚਾਰਕ 
ਇਨਕਲਾਬ ਦੀ ਸਿਧਾਂਤਕ-ਵਿਹਾਰਕ ਪਿੱਠਭੂਮੀ ਤਿਆਰ ਕਰਦੇ ਜਾ ਰਹੇ ਸਨ । ਕੌਮਾਂਤਰੀ 
ਪੱਧਰ “ਤੇ ਖਰੁਸ਼ਚੇਵੀ ਸੋਧਵਾਦ ਦੇ ਖ਼ਿਲਾਫ ਸੈਘਰਸ਼ ਦੀ ਤਿਆਰੀ ਅਤੇ ਇਸ ਦੀ 
ਲੜੀਬੱਧ ਸ਼ੁਰੂਆਤ ਵੀ ਇਸ ਪ੍ਰਕ੍ਰਿਆ ਵਿੱਚ ਨਿਰਣਾਇਕ ਤੌਰ “ਤੇ ਅਹਿਮ ਭੂਮਿਕਾ 
ਨਿਭਾ ਰਹੀ ਸੀ। ਖੁਰਸ਼ਚੇਵ ਦੁਆਰਾ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਤਿਆਗ ਦੇ 
ਬਾਅਦ ਉੱਥੇ ਦੁਬਾਰਾ ਸਥਾਪਿਤ ਪੂੰਜੀਵਾਦੀ ਸਮਾਜ ਦੀ ਆਰਥਿਕ-ਸਮਾਜਿਕ-ਸੈਰਚਨਾ, 
ਜਮਾਤੀ ਸੈਘਰਸ਼ ਦੇ ਸਰੂਪ , ਇਸ ਦੇ ਵਿਕਾਸ ਦੀ ਦਿਸ਼ਾ ਅਤੇ ਅਤੀਤ “ਚ ਨਿਹਿਤ 
ਇਸਦੇ ਪੂਰਵ ਅਧਾਰਾਂ ਨੂੰ ਸਮਝਣ ਦੀ ਪ੍ਰਕ੍ਰਿਆ ਵਿੱਚ ਮਾਓ-ਜ਼ੇ-ਤੁੰਗ ਨੇ ਪੂੰਜੀਵਾਦੀ 
ਮੁੜ ਬਹਾਲੀ ਦੇ ਮਾਰਕਸ-ਏਂਗਲਜ਼-ਲੈਨਿਨ ਦੁਆਰਾ ਵਾਰ-ਵਾਰ ਰੇਖਾਂਕਿਤ ਕੀਤੇ ਗਏ 
ਖਤਰੇ ਦੀ ਠੋਸ ਸਮਝ ਹਾਸਿਲ ਕੀਤੀ ਅਤੇ ਇਸ ਨੂੰ ਰੋਕਣ ਦੇ ਯਤਨਾਂ-ਰਸਤਿਆਂ ਦੇ 
ਬਾਰੇ “ਚ ਸੋਚਦੇ ਹੋਏ ਸਮਾਜਵਾਦੀ ਸਮਾਜ “ਚ ਨਿਰਤਰ ਇਨਕਲਾਬ ਜਾਰੀ ਰੱਖਣ ਦੀ 
ਧਾਰਨਾ ਵੱਲ ਅੱਗੇ ਵਧੇ। 1957ਵਿੱਚ ਪੂੰਜੀਵਾਦੀ ਸੱਜੇ ਪੱਖੀਆਂ ਦੇ ਖ਼ਿਲਾਫ਼ ਚਲਾਏ 
ਗਏ ਸੈਘਰਸ਼ ਤੋਂ ਲੈ ਕੇ 1959 ਦੀ ਲੂਸ਼ੁਨ ਮੀਟਿੰਗ ਵਿੱਚ ਫੈਗ-ਤੌਗ-ਹੁਵਾਈ ਦੇ ਪਾਰਟੀ 
ਵਿਰੋਧੀ ਗੁੱਟ ਦੇ ਵਿਰੁੱਧ ਸੈਘਰਸ਼ ਤੱਕ ਦੋ ਲੀਹਾਂ ਵਿੱਚ ਸੈਘਰਸ਼ ਦਾ ਕੇਂਦਰ ਬਿਦੂ ਇਹੀ ਸੀ 
ਕਿ ਸਮਾਜਵਾਦੀ ਇਨਕਲਾਬ ਨੂੰ ਜਮਾਤੀ ਸੈਘਰਸ਼ ਦੇ ਜ਼ਰੀਏ ਅੱਗੇ ਵਧਾਇਆ ਜਾਵੇ । 
ਦੋ ਲੀਹਾਂ ਦਾ ਇਹ ਸੈਘਰਸ਼ ਖਰੁਸ਼ਚੇਵੀ ਸੋਧਵਾਦ ਦੇ ਵਿਰੁੱਧ ਪੂਜੀਵਾਦੀ ਮੁੜ ਬਹਾਲੀ ਦੇ 
ਵਿਰੁੱਧ ਮਹਾਨ ਬਹਿਸ ਦੌਰਾਨ ਖੁੱਲ੍ਹੇ ਸੈਘਰਸ਼ ਦਾ ਬਿਗਲ ਵੱਜ ਉੱਠਣ ਦੇ ਬਾਅਦ 
ਇੱਕਦਮ ਤੇਜ਼ ਹੋ ਗਿਆ। 1964, ਵਿੱਚ ਸਮਾਜਵਾਦੀ ਸਿੱਖਿਆ ਲਹਿਰ ਦੀ ਸ਼ੁਰੂਆਤ 
ਤੱਕ ਹੋਰ ਤੇਜ਼ ਹੁੰਦਾ ਚਲਾ ਗਿਆ। 

ਜਨਵਰੀ ,1962 ਵਿੱਚ ਕੇਂਦਰੀ ਕਮੇਟੀ ਦੀ ਕਾਰਜਕਾਰੀ ਮੀਟਿੰਗ ਵਿੱਚ ਮਾਓ ਨੇ 

(53) 


5।। 58000 4800 5॥10। 0 €00॥ ੧੧81085॥0॥੫/60118.60।। 


ਸੋਧਵਾਦ ਦੇ ਖ਼ਤਰੇ ਵਿਰੁੱਧ ਚੌਕਸੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਉਸੇ ਸਾਲ ਅਗਸਤ ਵਿੱਚ 
ਪੈਤਾਇਹੋ ਵਿੱਚ ਹੋਈ ਕੇਂਦਰੀ ਕਮੇਟੀ ਦੀ ਮੀਟਿੰਗ ਵਿੱਚ ਅਤੇ ਸਤੰਬਰ ਵਿੱਚ ਹੋਏ ਪਾਰਟੀ ਦੇ 
ਅੱਠਵੇਂ ਕੇਂਦਰੀ ਕਮੇਟੀ ਦੇ ਸੈਪੂਰਨ ਇਜਲਾਸ ਵਿੱਚ ਉਹਨਾਂ ਨੇ ਪਹਿਲੀ ਵਾਰ ਸਮਾਜਵਾਦ 
ਦੇ ਪੂਰੇ ਇਤਿਹਾਸਿਕ ਦੌਰ ਦੇ ਬੁਨਿਆਦੀ ਲੱਛਣਾਂ ਦੀ ਭਰਵੀਂ ਚਰਚਾ ਕਰਦੇ ਹੋਏ ਇਸ ਪੂਰੇ 
ਸਮੇਂ ਲਈ ਪਾਰਟੀ ਦੀ ਬੁਨਿਆਦੀ ਲੀਹ ਪੇਸ਼ ਕੀਤੀ । ਉਹਨਾਂ ਨੇ ਸੈਗਰਾਂਦੀ ਦੌਰ ਦੇ ਦੌਰਾਨ 
ਜਾਰੀ ਜਮਾਤੀ ਸੈਘਰਸ਼ ਦੇ ਲਮਕਵੇਂ ਖਾਸੇ, ਵਿਰੋਧਤਾਈਆਂ ਦੇ ਸਰੂਪ ਅਤੇ ਲਗਾਤਾਰ 
ਮੌਜੂਦ ਪੂਜੀਵਾਦੀ ਮੁੜ ਬਹਾਲੀ ਦੇ ਖ਼ਤਰਿਆਂ ਦੀ ਚਰਚਾ ਕਰਦੇ ਹੋਏ ਸਮਾਜਵਾਦੀ ਸਿੱਖਿਆ 
ਦੀ ਲਹਿਰ 'ਤੇ ਵਿਸ਼ੇਸ਼ ਜ਼ੋਰ ਦਿੱਤਾ ਅਤੇ ਇਸ ਤਰ੍ਹਾਂ ਉੱਚ ਉਸਾਰ ਦੇ ਮਹੱਤਵ ਨੂੰ 
ਰੇਖਾਂਕਿਤ ਕੀਤਾ। ਮਈ, 1963 ਵਿੱਚ ਮਾਓ ਦੀ ਨਿਗਰਾਨੀ ਵਿੱਚ ਤਿਆਰ ਕੀਤੇ ਗਏ “ਦਸ 
ਸੂਤਰੀ ਫੈਸਲੇ” ਵਿੱਚ ਸਮਾਜਵਾਦੀ ਸਿੱਖਿਆ ਲਹਿਰ ਬਾਰੇ ਪਾਰਟੀ ਦੀ ਲੀਹ, ਅਸੂਲ ਅਤੇ 
ਨੀਤੀਆਂ ਨਿਰਧਾਰਤ ਕੀਤੀਆਂ ਗਈਆਂ। ਮਾਓ ਨੇ ਸਪੱਸ਼ਟ ਦੱਸਿਆ ਕਿ ਜੇਕਰ ਅਸੀਂ 
ਜਮਾਤੀ ਸੈਘਰਸ਼ ਅਤੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਨੂੰ ਭੁੱਲ ਗਏ ਤਾਂ “ਲਾਜ਼ਮੀ ਤੌਰ 
“ਤੇ ਉਲਟ-ਇਨਕਲਾਬੀ ਮੁੜਬਹਾਲੀ ਹੋਣ ਵਿੱਚ, ਮਾਰਕਸਵਾਦੀ-ਲੈਨਿਨਵਾਦੀ ਪਾਰਟੀ ਦੇ 
ਚੀਨ ਦਾ ਸਿਆਸੀ ਰੋਗ ਬਦਲਣ ਵਿੱਚ, ਜ਼ਿਆਦਾ ਸਮਾਂ ਨਹੀਂ ਲਗੇਗਾ, ਸ਼ਾਇਦ ਕੁੱਝ ਹੀ 
ਸਾਲ ਲੱਗਣਗੇ, ਜਾਂ ਇੱਕ ਦਹਾਕਾ ਲੱਗੇਗਾ, ਜਾਂ ਜ਼ਿਆਦਾ ਤੋਂ ਜ਼ਿਆਦਾ ਕੁੱਝ ਦਹਾਕੇ 
ਲੱਗਣਗੇ ।” 1963 ਵਿੱਚ ਮਹਾਨ ਬਹਿਸ ਦੇ ਦੌਰਾਨ ਪੇਸ਼ ਆਮ ਲੀਹ ਸੈਬਧੀ ਇਤਿਹਾਸਿਕ 
ਨੂੰ ਪੂਜੀਵਾਦੀ ਮੁੜ ਬਹਾਲੀ ਨੂੰ ਰੋਕਣ ਲਈ ਜ਼ਰੂਰੀ ਦੱਸਿਆ। 

1964 ਵਿੱਚ ਸ਼ੁਰੂ ਹੋਈ ਮਹਾਨ ਸਮਾਜਵਾਦੀ ਸਿੱਖਿਆ ਲਹਿਰ ਪ੍ਰੰਲੇਤਾਰੀ 
ਸੱਭਿਆਚਾਰਕ ਇਨਕਲਾਬ ਦੀ ਭੂਮਿਕਾ ਸੀ। ਮਾਓ ਨੇ ਇਸ ਦੌਰਾਨ ਪਹਿਲੀ ਵਾਰ ਠੋਸ 
ਰੂਪ “ਚ ਦੱਸਿਆ ਕਿ “ਵਰਤਮਾਨ ਲਹਿਰ ਵਿੱਚ ਹਮਲੇ ਦੇ ਮੁੱਖ ਨਿਸ਼ਾਨੇ ਉਹ ਲੋਕ ਹਨ ਜੋ 
ਪੂਜੀਵਾਦੀ ਰਸਤਾ ਅਪਣਾ ਰਹੇ ਹਨ।” 

ਇਸ ਤਰ੍ਹਾਂ ਉਹਨਾਂ ਨੇ ਪਹਿਲੀ ਵਾਰ ਸਪੱਸ਼ਟ ਕੀਤਾ ਕਿ ਸਮਾਜਵਾਦੀ ਸਮਾਜ 
ਵਿੱਚ ਮੌਜੂਦ ਬੁਰਜੂਆ ਤਾਕਤਾਂ ਦੀ ਪ੍ਰਤੀਨਿਧਤਾ ਕੌਣ ਕਰਦੇ ਹਨ ਅਤੇ ਭਵਿੱਖ ਵਿੱਚ 
ਜਮਾਤੀ ਸੈਘਰਸ਼ ਦਾ ਸਿਆਸੀ ਰੂਪ ਕੀ ਹੋਵੇਗਾ। ਠੀਕ ਇਸੇ ਦੌਰਾਨ ਸਿੱਖਿਆ ਦੇ ਨਾਲ 
ਹੀ ਸਾਹਿਤ-ਕਲਾ-ਸੱਭਿਆਚਾਰ ਦੇ ਖੇਤਰ ਵਿੱਚ ਵੀ ਬੁਰਜੂਆ ਪ੍ਰਵ੍ਰਿਤੀਆਂ-ਰੁਝਾਨਾਂ ਦੇ 
ਵਿਰੁੱਧ ਤੇਜ਼ ਸੈਘਰਸ਼ ਸ਼ੁਰੂ ਹੋ ਚੁੱਕਾ ਸੀ। 

ਮਹਾਨ ਪ੍ਰਲੇਤਾਰੀ ਸੱਭਿਆਚਾਰਕ ਇਨਕਲਾਬ ਮਾਰਕਸ ਦੇ ਸਮੇਂ ਤੋਂ ਹੀ ਲਗਾਤਾਰ 
ਰੇਖਾਂਕਿਤ ਕੀਤਾ ਗਿਆ ਸਮਾਜਵਾਦ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਸਹੀ-ਸਹੀ 
ਅਤੇ ਵਿਆਪਕ ਢੰਗ ਨਾਲ ਹੱਲ ਪੇਸ਼ ਕਰਨ ਵਾਲਾ ਪਹਿਲਾ ਯਤਨ ਸੀ। ਇਹ ਇੱਕ 
ਸਰਵਪੱਖੀ ਮਹਾਨ ਸਮਾਜਿਕ ਇਨਕਲਾਬ ਸੀ। ਪਹਿਲੀ ਵਾਰ ਮਜ਼ਦੂਰ ਜਮਾਤ ਨੂੰ ਮਾਓ 
ਨੇ ਉੱਚ ਉਸਾਰ ਦੇ ਖੇਤਰ ਵਿੱਚ ਜਮਾਤੀ ਸੈਘਰਸ਼ ਚਲਾਉਣ ਦੇ ਰਸਤੇ ਤੋਂ ਇਕ ਚੰਗੀ 

(54) 


5।। 58000 4800 5॥10। 0 €00॥ ੧੧81085॥0॥੫/60118.60।। 


ਤਰ੍ਹਾਂ ਯੋਜਨਾਬੱਧ ਇਨਕਲਾਬ ਨੂੰ ਚਲਾਉਣ ਦੇ ਰਸਤੇ ਤੋਂ ਵਾਕਿਫ਼ ਕਰਵਾਇਆ ਅਤੇ 
ਉਸ ਨੂੰ ਉਪਰੋਕਤ, ਸਮਾਜਵਾਦ ਦੀਆਂ ਸਾਰੀਆਂ ਵਿਰੋਧਤਾਈਆਂ ਨੂੰ ਨਿਰੈਤਰ 
ਇਨਕਲਾਬਾਂ ਨਾਲ ਹੱਲ ਕਰਕੇ ਕਮਿਊਨਿਜ਼ਮ ਵੱਲ ਵਧਣ ਨੂੰ ਨਿਸ਼ਚਿਤ ਕਰਨ ਦੀ 
ਕੁੰਜੀ ਦੇ ਦਿੱਤੀ । ਫ਼ਰਵਰੀ 1967 ਵਿੱਚ ਇਸਦੇ ਇਤਿਹਾਸਿਕ ਮਹੱਤਵ ਦੀ ਚਰਚਾ ਕਰਦੇ 
ਹੋਏ ਖੁਦ ਮਾਓ ਨੇ ਇੱਕ ਗੱਲਬਾਤ ਦੌਰਾਨ ਕਿਹਾ ਸੀ, “ਅਤੀਤ ਵਿੱਚ, ਅਸੀਂ ਪਿੰਡਾਂ 
ਸਮਾਜਵਾਦੀ ਸਿੱਖਿਆ ਲਹਿਰ ਵੀ ਚਲਾਈ। ਪਰ ਇਹ ਗੱਲਾਂ ਸਮੱਸਿਆ ਨੂੰ ਹੱਲ ਕਰਨ 


ਕੋਈ ਅਜਿਹਾ ਢੰਗ, ਕੋਈ ਅਜਿਹਾ ਤਰੀਕਾ ਨਹੀਂ ਕੱਢ ਸਕੇ, ਜਿਸ ਨਾਲ ਉਹ ਸਾਡੇ ਹਨ੍ਹੇਰੇ 
ਪੱਖ ਦਾ ਖੁੱਲਮ-ਖੁਲ੍ਹਾ, ਚੌਤਰਫਾ ਰੂਪ “ਚ ਬਿਲਕੁਲ ਥੱਲੇ ਤੋਂ ਪਰਦਾ ਫ਼ਾਸ਼ ਕਰ ਸਕਣ ।”” 
ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਕਾਇਮ 
ਹੋਣ ਦੇ ਬਾਵਜੂਦ ਰਾਜ ਅਤੇ ਪਾਰਟੀ ਵਿੱਚ ਬੈਠੇ ਜੋ ਪੂਜੀਵਾਦੀ ਰਸਤੇ “ਤੇ ਚੱਲਣ ਵਾਲੋਂ 
ਸਮਾਜਵਾਦ ਦੀ ਤਰੱਕੀ ਦੇ ਰਾਹ ਵਿੱਚ ਰੋੜੇ ਬਣੇ ਹੋਏ ਸਨ, ਪਹਿਲੀ ਵਾਰ ਉਹਨਾਂ ਦੀ 
ਦਾ ਵਿਨਾਸ਼ ਕਰਨ ਲਈ ਉਹਨਾਂ ਨੂੰ ਸੱਦਾ ਦਿੱਤਾ। 

ਇਸ ਮਹਾਨ ਇਨਕਲਾਬ ਦਾ ਪਹਿਲਾ ਬਿਗਲ 16 ਮਈ 1966 ਦੇ ਸਰਕੂਲਰ ਨੇ 
ਬਜਾਇਆ ਜੋ ਮਾਓ-ਜ਼ੇ-ਤੁੰਗ ਦੀ ਪ੍ਰਤੱਖ ਨਿਗਰਾਨੀ ਹੇਠ ਤਿਆਰ ਕੀਤਾ ਗਿਆ ਸੀ 
ਅਤੇ ਜਿਸਦੇ ਮਾਧਿਅਮ ਨਾਲ ਸੱਭਿਆਚਾਰਕ ਇਨਕਲਾਬ ਦੇ ਸਿਧਾਂਤ, ਲੀਹ, ਅਸੂਲ, 
ਨੀਤੀਆਂ ਅਤੇ ਉਸਦਾ ਪ੍ਰਗਰਾਮ ਪੇਸ਼ ਕੀਤਾ ਗਿਆ। ਮਾਓ ਦੀ ਪੈਰਲੇਤਾਰੀ ਲੀਹ ਦੀ 
ਨਿਗਰਾਨੀ ਵਿੱਚ ਵਿਸ਼ਾਲ ਲੋਕਾਈ ਇਨਕਲਾਬ ਦੇ ਲਾਵੇ ਦੇ ਰੂਪ ਵਿੱਚ ਅੱਗੇ ਵਧੀ, 
ਕੇਂਦਰੀ ਕਮੇਟੀ ਦੇ ਅਧੀਨ ਕੌਮ ਕਰਨ ਵਾਲੇ ਸੱਭਿਆਚਾਰਕ ਇਨਕਲਾਬ ਗਰੁੱਪ ਜਥੇਬਦ 
ਕੀਤੇ ਗਏ, ਪੀਕਿੰਗ ਯੂਨੀਵਰਸਿਟੀ ਵਿੱਚ ਸ਼ੁਰੂ ਹੋਣ ਦੇ ਬਾਅਦ ਪੂਰੇ ਦੇਸ਼ “ਚ ਪਿਛਾਖੜੀ 
ਪੂੰਜੀਵਾਦੀ ਵਿੱਚਾਰਾਂ ਅਤੇ ਰਹਿਬਰਾਂ ਦੀ ਆਲੋਚਨਾ ਕਰਨ ਵਾਲੇ ਵੱਡੇ-ਵੱਡੇ ਚਿੱਤਰਾਂ 
ਵਾਲੇ ਪੋਸਟਰਾਂ ਦਾ ਹੜ੍ਹ ਜਿਹਾ ਆ ਗਿਆ ਅਤੇ ਬਹਾਦਰ ਰਾਹ-ਦਸੇਰਿਆਂ ਦੀ ਭੂਮਿਕਾ 
ਅਦਾ ਕਰਨ ਵਾਲੇ “ਰੇਡ ਗਾਰਡਜ਼” ਦੇ ਰੂਪ ਵਿੱਚ ਦੇਸ਼ ਦੇ ਕਰੋੜਾਂ ਇਨਕਲਾਬੀ ਨੌਜਵਾਨ 
ਜਥੇਬੰਦ ਹੋ ਗਏ। ਬਾਅਦ ਦੇ ਦੌਰ “ਚ ਸੈਘਰਸ਼ ਨੂੰ ਸੁਚਾਰੂ ਰੂਪ “ਚ ਚਲਾਉਣ ਲਈ 
ਇਨਕਲਾਬੀ ਕਮੇਟੀਆਂ ਬਣਾਈਆਂ ਗਈਆਂ । ਸੱਤ੍ਰਾ ਅਤੇ ਪਾਰਟੀ 'ਚ ਪੈਰ ਜਮਾਈ ਖੜ੍ਹੇ 
ਲਿਉ-ਸ਼ਾਊ-ਚੀ ਦੀ ਅਗਵਾਈ ਵਾਲੇ ਪੂਜੀਵਾਦੀ ਰਾਹੀਆਂ ਨੇ ਇਸ ਲਹਿਰ ਨੂੰ ਕੁਚਲਣ 
“ਚ ਕੋਈ ਕਸਰ ਬਾਕੀ ਨਾ ਛੱਡੀ ਅਤੇ ਉਹਨਾਂ ਦੇ ਵਿਰੁੱਧ ਇੱਕ ਭਿਆਨਕ ਸੈਘਰਸ਼ 
ਛਿੜ ਗਿਆ। ਅਗਸਤ 1966 ਵਿੱਚ ਅੱਠਵੀਂ ਕੇਂਦਰੀ ਕਮੇਟੀ ਨੇ ਪ੍ਰਸਿੱਧ ਪ੍ਰੋਗਰਾਮ 
ਸੈਬੋਧੀ ਦਸਤਾਵੇਜ਼ 'ਸੋਲਾਂ ਸੂਤਰੀ ਸਰਕੂਲਰ” ਪਾਸ ਕੀਤਾ ਅਤੇ ਬੁਰਜੂਆ ਸਦਰ ਮੁਕਾਮ 
“ਤੇ ਬਬਾਰੀ ਕਰਨ ਦੇ ਪ੍ਰਸਿੱਧ ਨਾਅਰੇ ਦੇ ਨਾਲ ਸੱਭਿਆਚਾਰਕ ਇਨਕਲਾਬ ਨੇ ਜੀਣ- 
ਮਰਨ ਦੇ ਇਕ ਨਵੇਂ ਸੈਘਰਸ਼ ਦੇ ਇਕ ਨਵੇਂ ਦੌਰ “ਚ ਪ੍ਰਵੇਸ਼ ਕੀਤਾ । ਸੈਘਰਸ਼ ਦੇ ਇਸ ਦੌਰ 

(25) 


5।। 58000 4800 5॥10। 0 ੬00੧ ੧੧81085॥0॥੫960118.60।। 


ਦਾ ਨਤੀਜਾ ਲਿਓ-ਸ਼ਾਓ-ਚੀ ਨੂੰ ਸੱਤ੍ਰਾ ਤੋਂ ਲਾਂਭੇ ਕੀਤੇ ਜਾਣ ਦੇ ਰੂਪ “ਚ ਨਿਕਲਿਆ। 
ਮਈ, 1966 ਤੋਂ ਲੈ ਕੇ 1969 ਦੇ ਆਰੈਭ ਤੱਕ ਇਨਕਲਾਬ ਦਾ ਪਹਿਲਾ ਸੈਘਰਸ਼ 
ਉਤਾਰਾਵਾਂ-ਚੜਾਵਾਂ ਦੇ ਕਈ ਦੌਰਾਂ ਅਤੇ ਟੇਢੇ-ਮੇਢੇ ਰਸਤਿਆਂ ਤੋਂ ਹੋ ਕੇ ਗੁਜ਼ਰਿਆ। 
ਕਈ ਵਾਰੀ ਪੂਜੀਵਾਦੀ ਤੱਤ ਜਵਾਬੀ ਹਮਲਾ ਕਰ ਕੇ ਪ੍ਰਤੀਕੂਲ ਧਾਰਾ ਵਹਾਉਣ ਵਿੱਚ 
ਸਫਲ ਵੀ ਰਹੇ ਪਰ ਅਤ ਵਿੱਚ ਉਹਨਾਂ ਨੂੰ ਹਾਰ ਮਨਣੀ ਪਈ। ਪ੍ਰੋਲੇਤਾਰੀ ਸੱਭਿਆਚਾਰਕ 
ਇਨਕਲਾਬ ਦੇ ਇਸ ਪਹਿਲੇ ਪ੍ਰਯੋਗ ਦਾ ਸੰਪੂਰਨ ਅਧਿਐਨ ਅਪ੍ਰੈਲ 1969 ਵਿੱਚ ਪਾਰਟੀ 
ਤੀ ਨੋਦੀਂ ਜੱਹਟਜ ਦੀ ਟਿਪਹ “ਚ ਪੇਸ਼ ਕੀਤਾ ਗਿਆ, ਜਿਸ ਨੂੰ ਮਾਓ-ਜ਼ੇ-ਤੁੰਗ ਦੀ 
ਪ੍ਰਤੱਖ ਨਿਗਰਾਨੀ ਹੇਠ ਤਿਆਰ ਕੀਤਾ ਗਿਆ। 

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਪ੍ਰੋਲਤਾਰੀ ਵਿੱਚਾਰਧਾਰਾ ਦੇ ਵਿਕਾਸ 
ਵਿੱਚ ਨਵੀਂਨਤਮ ਅਗਲਾ ਕਦਮ ਅਤੇ ਕਮਿਊਨਿਸਟ ਸਮਾਜ ਵੱਲ ਵਧਣ ਦੌਰਾਨ 
ਕੌਮਾਂਤਰੀ ਮਜ਼ਦੂਰ ਜਮਾਤ ਦੁਆਰਾ ਜਿੱਤੀ ਗਈ ਸਭ ਤੋਂ ਉੱਚੀ ਚੋਟੀ ਹੈ। 

ਇਸ ਦੁਆਰਾ ਵਿਗਿਆਨਕ ਸਮਾਜਵਾਦ, ਮਾਰਕਸਵਾਦ-ਲੈਨਿਨਵਾਦ-ਮਾਓ- 
ਜੇ-ਤੌਗ ਵਿੱਚਾਰਧਾਰਾ ਦੇ ਪੜਾਅ ਤੱਕ ਵਿਕਸਿਤ ਹੋਇਆ। ਇਸ ਪਿੱਛੇ ਮਜ਼ਦੂਰ ਜਮਾਤ 
ਦੇ ਸੈਪੂਰਨ ਇਤਿਹਾਸਿਕ ਤਜ਼ਰਬਿਆਂ ਦੇ ਨਿਚੋੜ ਦਾ ਕੁੱਲ ਜੋੜ ਸੀ। ਇਸ ਪੜਾਅ 'ਤੇ 
ਪਹੁੰਚ ਕੇ ਮਾਓ ਨੇ ਪੂਜੀਵਾਦੀ ਮੁੜ ਬਹਾਲੀ ਦੇ ਭੌਤਿਕ ਆਧਾਰਾਂ ਅਤੇ ਸੋਧਵਾਦ ਦੇ 
ਸਮਾਜਿਕ ਆਧਾਰਾਂ ਨੂੰ ਸਾਹਮਣੇ ਲਿਆਂਦਾ। ਉਹਨਾਂ ਨੇ ਬੁਰਜੂਆ ਅਧਿਕਾਰਾਂ, ਕਦਰ 
ਦੇ ਨਿਯਮ, ਜਿਣਸ ਅਰਥਚਾਰੇ ਪਿੰਡ ਅਤੇ ਸ਼ਹਿਰ, ਕਿਸਾਨ ਅਤੇ ਮਜ਼ਦੂਰ ਅਤੇ ਸਰੀਰਕ 
ਮਿਹਨਤ ਅਤੇ ਬੌਧਿਕ ਮਿਹਨਤ ਵਿੱਚ ਪਾੜੇ ਦੀ ਮੌਜੂਦਗੀ ਅਤੇ ਇਹਨਾਂ ਦੇ ਮੂਲ ਸੋਮੇ ਦੇ 
ਦਿਤਾ ਤਤ ਹਦ 
ਦੇ ਨਵੇਂ-ਨਵੇਂ ਰੂਪਾਂ ਦੀ ਇਕ ਸਪੱਸ਼ਟ ਪਹਿਚਾਣ ਪੇਸ਼ ਕੀਤੀ ਅਤੇ ਦੱਸਿਆ ਕਿ ਮਜ਼ਦੂਰ 
ਜਮਾਤ ਦੀ ਤਾਨਾਸ਼ਾਹੀ ਵਿੱਚ ਜਮਾਤੀ ਸੰਘਰਸ਼ ਜਾਰੀ ਰੱਖਣਾ, ਬੁਰਜੂਆ ਅਧਿਕਾਰਾਂ ਨੂੰ 
ਕ੍ਰਮਵਾਰ ਸੀਮਿਤ ਅਤੇ ਨਿਯੋਤਰਿਤ ਕਰਨਾ ਅਤੇ ਕਲਾ-ਸਾਹਿਤ- ਸੱਭਿਆਚਾਰ ਦੇ ਖੇਤਰ 
ਵਿੱਚ ਬੁਰਜੂਆ ਪ੍ਰਵਿਤੀਆਂ ਵਿਰੱਧ ਲਗਾਤਾਰ ਸੰਘਰਸ਼ ਕਰਕੇ ਨਵਾਂ ਪ੍ਰੋਲੇਤਾਰੀ ਸੱਭਿਆਚਾਰ 
ਵਿਕਸਿਤ ਕਰਨਾ ਹੀ ਪੂੰਜੀਵਾਦੀ ਮੁੜ ਬਹਾਲੀ ਨੂੰ ਰੋਕਣ ਦਾ ਇੱਕੋ- ਇੱਕ ਹੱਲ ਹੈ। ਇਸ 
ਪ੍ਰਕਿਆ ਵਿੱਚ ਪਾਰਟੀ ਅਤੇ ਰਾਜ ਵਿੱਚ ਮੌਜੂਦ ਬੁਰਜੂਆ ਤੱਤ ਲਗਾਤਾਰ ਰੁਕਾਵਟਾਂ 
ਪੈਦਾ ਕਰਨਗੇ ਅਤੇ ਉਹਨਾਂ ਦੇ ਵਿਰੁੱਧ ਵਿਆਪਕ ਲੋਕ-ਸਮੂਹਾਂ ਨੂੰ ਚੇਤਨ ਕਰਕੇ 
ਸਿਆਸੀ ਸੰਘਰਸ਼ ਚਲਾਉਣਾ ਜ਼ਰੂਰੀ ਹੋਵੇਗਾ। ਇਹ ਸੰਘਰਸ਼ ਲਗਾਤਾਰ ਇਨਕਲਾਬ 
ਹੋਵੇਗਾ ਜੋ ਆਧਾਰ ਅਤੇ ਉੱਚ ਉਸਾਰ ਦੇ ਧਰਾਤਲ 'ਤੇ ਲਗਾਤਾਰ ਜ਼ਾਰੀ ਰੱਖਣਾ 
ਹੋਵੇਗਾ ਅਤੇ ਹਰ ਕੁੱਝ ਸਾਲਾਂ ਦੇ ਵਕਫ਼ੇ ਤੇ ਇਹ ਤੇਜ਼ ਅਤੇ ਖੁਲ੍ਹੇ ਸੈਘਰਸ਼ ਦਾ ਰੂਪ, ਖੁੱਲ੍ਹੇ 
ਸਿਆਸੀ ਇਨਕਲਾਬ ਦਾ ਰੂਪ ਧਾਰਨ ਕਰਦਾ ਰਹੇਗਾ । ਮਹਾਨ ਪ੍ਰੋਲੇਤਾਰੀ ਸੱਭਿਆਚਾਰਕ 
ਇਨਕਲਾਬ ਦੌਰਾਨ ਮਾਓ ਨੇ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੀ ਧਾਰਨਾ ਨੂੰ ਅਮੀਰ 
ਅਤੇ ਵਿਕਸਿਤ ਕੀਤਾ ਅਤੇ ਬੁਰਜੂਆਜ਼ੀ ਤੇ ਉੱਚ ਉਸਾਰ ਦੇ ਦਾਇਰੇ ਸਹਿਤ ਜੀਵਨ ਦੇ ਹਰ 

(56) 


5।। 58000 4800 5॥10। 0 €00॥ ੧੧81085॥0॥੫960118.60।। 


ਖੇਤਰ ਵਿੱਚ ਸਰਵ ਪੱਖੀ ਤਾਨਾਸ਼ਾਹੀ ਨੂੰ ਲਾਗੂ ਕਰਨਾ ਜ਼ਰੂਰੀ ਦੱਸਿਆ। ਮਜ਼ਦੂਰ ਜਮਾਤ ਦੀ 
ਤਾਨਾਸ਼ਾਹੀ ਦੇ ਅਧੀਨ ਇਨਕਲਾਬ ਨੂੰ ਜਾਰੀ ਰੱਖਣ ਦਾ ਸਿਧਾਂਤ ਅਤੇ ਪ੍ਰੰਲੇਤਾਰੀ 
ਸੱਭਿਆਚਾਰਕ ਇਨਕਲਾਬ ਦੁਆਰਾ ਇਸਦਾ ਵਿਵਹਾਰ ਮਾਰਕਸਵਾਦ ਨੂੰ ਮਾਓ ਦੀ ਸਭ ਤੋਂ 
ਮਹਾਨ ਦੇਣ ਹੈ। ਸੱਭਿਆਚਾਰਕ ਇਨਕਲਾਬ ਦੌਰਾਨ ਮਾਓ ਨੇ ਆਧਾਰ ਅਤੇ ਉਸਾਰ ਢਾਂਚੇ 
ਵਿੱਚ ਦਵੇਦਆਤਮਕ ਸੰਬੰਧਾਂ ਦਾ ਪ੍ਰਤਿਭਾਸ਼ਾਲੀ ਵਿਸ਼ਲੇਸ਼ਣ ਪੇਸ਼ ਕੀਤਾ। 
ਮਾਓ-ਜ਼ੇ-ਤੁੰਗ ਨੇ ਦੁਨੀਆਂ ਨੂੰ ਬਦਲਣ ਵਿੱਚ ਲੋਕਾਂ ਦੀ ਭੂਮਿਕਾ ਨੂੰ ਨਵੇਂ 
ਅਹਿਸਾਸ ਨਾਲ ਰੇਖਾਂਕਿਤ ਕੀਤਾ ਅਤੇ ਦੱਸਿਆ ਕਿ ਬਦਲਾਅ ਦੇ ਇਸ ਮਹਾਨ ਯਤਨ 
ਵਿੱਚ ਆਪਣੀ ਸ਼ਮੂਲੀਅਤ ਨਾਲ ਲੋਕ ਖ਼ੁਦ ਨੂੰ ਵੀ ਬਦਲ ਲੈ ਦੇ ਹਨ। ਉਹਨਾਂ ਨੇ 
ਦੱਸਿਆ ਕਿ ਸੱਭਿਆਚਾਰਕ ਇਨਕਲਾਬ ਸਭ ਤੋਂ ਪਹਿਲਾ ਮੱਨੁਖ ਨੂੰ ਬਦਲਣ ਦੀ ਭੱਠੀ 
(0000) ਹੈ ਇਸ ਲਈ ਸੱਭਿਆਚਾਰਕ ਇਨਕਲਾਬ ਦੌਰਾਨ ਉਹਨਾਂ ਨੇ ਕਮਿਊਨਿਸਟਾਂ 
ਨੂੰ , ਮਜ਼ਦੂਰ ਜਮਾਤ ਨੂੰ ਅਤੇ ਪੂਰੀ ਜਨਤਾ ਨੂੰ ਸਵੈ ਵਿਰੁੱਧ ਸੈਘਰਸ਼ ਕਰਨ ਦਾ ਅਤੇ ਨਵੇਂ 
ਮਨੁੱਖ ਦਾ ਨਿਰਮਾਣ ਕਰਨ ਦਾ ਨਾਅਰਾ ਦਿੱਤਾ। ਸੱਭਿਆਚਾਰਕ ਇਨਕਲਾਬ ਨੇ 
ਪਾਰਟੀ ਦੀ ਆਗੂ ਵਾਲੀ ਭੂਮਿਕਾ ਅਤੇ ਜਨਤਾ ਤੋਂ ਲਗਾਤਾਰ ਸਿੱਖਣ 'ਤੇ ਜੋਰ ਦੇ ਕੇ 
ਉਹਨਾਂ ਨੂੰ ਇੱਕ ਦੂਸਰੇ ਦਾ ਪੂਰਕ ਦੱਸ ਕੇ, ਪਾਰਟੀ ਅਤੇ ਜਨਤਾ ਦੇ ਦਵੇਦਾਤਮਕ 
ਅਤਰ ਸੰਬੰਧਾਂ ਦੀ ਵੱਧ ਤੋਂ ਵੱਧ ਵਿਕਸਿਤ ਅਤੇ ਠੌਸ ਸਮਝ ਪੇਸ਼ ਕੀਤੀ । ਸੱਭਿਆਚਾਰਕ 
ਇਨਕਲਾਬ ਨੇ ਅਣਕਿਆਸੇ ਪੱਧਰ 'ਤੇ ਲੋਕਾਂ ਦੀ ਇਨਕਲਾਬੀ ਉਰਜਾ, ਉਤਸ਼ਾਹ, 
ਪਹਿਲਕਦਮੀ ਅਤੇ ਸਿਰਜਣਾਤਮਕਤਾ ਨੂੰ ਮੁਕਤ ਕਰ ਦਿੱਤਾ ਜਿਸ ਦੇ ਨਤੀਜੇ ਵਜੋਂ 
ਨਵੇਂ-ਨਵੇਂ ਪ੍ਰਯੋਗ ਹੋਏ। ਜਮਾਤੀ ਘੋਲ ਪੈਦਾਵਾਰੀ ਲਈ ਸੈਘਰਸ਼ ਅਤੇ ਵਿਗਿਆਨਕ 
ਤਜ਼ਰਬੇ, ਇਹਨਾਂ ਤਿੰਨ ਲਹਿਰਾਂ ਨੇ ਸਿਰਜਣਾਤਮਕਤਾ ਅਤੇ ਉਤਸ਼ਾਹ ਦੇ ਇਕ ਪ੍ਰਚੰਡ 
ਵਿਸਫੋਟ ਨੂੰ ਜਨਮ ਦਿੱਤਾ, ਨਵੇਂ-ਨਵੇਂ ਤਜਰਬੇ ਹੋਏ ਅਤੇ ਪੈਦਾਵਾਰ ਵਿੱਚ ਜਬਰਦਸਤ 
ਵਾਧਾ ਹੋਇਆ। ਪੈਦਾਵਾਰੀ ਸੈਬੋਧਾਂ ਵਿੱਚ ਇਨਕਲਾਬੀ ਬਦਲਾਅ ਆਏ ਅਤੇ ਇੱਕ 
ਮੈਂਬਰੀ ਕਮੇਟੀਆਂ ਦੇ ਮਾਧਿਅਮ ਨਾਲ ਮਾਹਿਰਾਂ ਨੌਕਰਸ਼ਾਹਾਂ ਦੁਆਰਾ ਪ੍ਰਬੰਧਕਾਂ ਦੀ ਥਾਂ 
ਮਜ਼ਦੂਰਾਂ ਦੀਆਂ ਇਨਕਲਾਬੀ ਕਮੇਟੀਆਂ ਨੇ ਲੈ ਲਈ। ਸਮਾਜਵਾਦੀ ਪੈਦਾਵਾਰੀ ਉੱਦਮਾਂ 
ਦੇ ਬਿਲਕੁਲ ਨਵੇਂ ਮਾਡਲ ਸੱਨਅਤੀ ਖੇਤਰ ਵਿੱਚ “ਤਾ-ਚਿੰਗ” ਅਤੇ ਖੇਤੀ ਦੇ ਖੇਤਰ “ਚ 
ਤਾਚਾਈ ਦਾ ਨਿਰਮਾਣ ਹੋਇਆ। ਮਾਓ ਨੇ ਗਿਆਨ ਦੇ ਵਿਅਕਤੀਗਤ ਧੂਜੀ ਹੋਣ ਦੇ 
ਬੁਰਜੂਆ ਦਰਸ਼ਨ “ਤੇ ਹਮਲਾ ਕਰਦੇ ਹੋਏ ਲੋਕ-ਸਮੂਹਾਂ ਨੂੰ ਦੱਸਿਆ ਕਿ ਗਿਆਨ ਇਕ 
ਸਮਾਜਿਕ ਸਰਮਾਇਆ ਹੈ ਅਤੇ ਇਸ 'ਤੇ ਕੁੱਝ ਲੋਕਾਂ ਦਾ ਅਧਿਕਾਰ ਬੁਰਜੂਆਜ਼ੀ ਦੀ 
ਸੱਤ੍ਰਾ ਦਾ ਇਕ ਜਬਰਦਸਤ ਭੌਤਿਕ ਆਧਾਰ ਹੈ। ਦਵੰਦਵਾਦ ਅਤੇ ਹੋਰ ਦਾਰਸ਼ਨਿਕ 
ਵਿਸ਼ੇ ਜੋ ਹੁਣ ਲੋਕਾਂ ਲਈ ਇਕ ਅੜਾਉਣੀ ਅਤੇ ਨਾ ਸਮਝ “ਚ ਆਉਣ ਵਾਲੇ ਮਨੇ 
ਜਾਂਦੇ ਸਨ ਅਤੇ ਲੋਕਾਂ ਦੀ ਪਹੁੰਚ ਤੋਂ ਬਾਹਰ ਸਨ, ਉਹਨਾਂ ਦਾ ਸੱਭਿਆਚਾਰਕ ਇਨਕਲਾਬ 
ਦੇ ਸਮੇਂ ਵਿਆਪਕ ਪ੍ਰਸਾਰ ਹੋਇਆ ਅਤੇ ਆਮ ਮਿਹਨਤਕਸ਼ ਲੋਕਾਂ ਨੇ ਇਸ ਨੂੰ ਆਤਮਸਾਤ 
ਕਰਕੇ ਦੈਨਿਕ ਵਿਹਾਰ “ਚ ਲਾਗੂ ਕਰਨ ਦੀਆਂ ਚਮਤਕਾਰੀ ਮਿਸਾਲਾਂ ਕਾਇਮ ਕੀਤੀਆਂ। 
ਚੀਨੀ ਕਮਿਊਨਿਸਟ ਪਾਰਟੀ ਦੀ ਨੌਵੀਂ ਕਾਂਗਰਸ ਦੁਆਰਾ ਮਹਾਨ ਪ੍ਰੋਲੇਤਾਰੀ 
(57) 


5।। 58000 4800 5॥10। 0 €00॥ ੧੧81085॥0॥੫960118.60।। 


ਸੱਭਿਆਚਾਰਕ ਇਨਕਲਾਬ ਦੇ ਪਹਿਲੇ ਤੁਫ਼ਾਨ ਦਾ ਨਿਚੋੜ ਪੇਸ਼ ਕਰਨ ਦੇ ਬਾਅਦ ਵੀ, 
ਜਿਵੇਂ ਕਿ ਮਾਓ ਨੇ ਵਾਰ-ਵਾਰ ਦੱਸਿਆ ਸੀ, ਜਮਾਤੀ ਸੈਘਰਸ਼ ਨਵੇਂ-ਨਵੇਂ ਰੂਪਾਂ “ਚ 
ਜਾਰੀ ਰਿਹਾ ਅਤੇ ਮਾਓ ਆਪਣੇ ਅਤਿਮ ਸਾਹਾਂ ਤੱਕ ਵੀ ਇਸ ਜੋਰਦਾਰ ਸੈਘਰਸ਼ ਦੇ ਅਖੇ 
ਦੌਰ “ਚ ਜੂਝਦੇ ਹੋਏ ਮਜ਼ਦੂਰ ਜਮਾਤ ਦੀ ਅਗਵਾਈ ਕਰਦੇ ਰਹੇ। ਨੌਵੀਂ ਕਾਂਗਰਸ ਦੇ 
ਤੁਰਤ ਬਾਅਦ ਹੀ ਲਿਨ-ਪਿਆਓ ਨੇ ਇਹ ਕਹਿ ਕੇ ਮਾਓ ਦੀਆਂ ਸਿੱਖਿਆਵਾਂ ਦਾ 
ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਸੱਭਿਆਚਾਰਕ ਇਨਕਲਾਬ ਹੁਣ ਸਫ਼ਲਤਾਪੂਰਵਕ 
ਪੂਰਾ ਹੋ ਚੁੱਕਾ ਹੈ ਅਤੇ ਚੀਨ “ਚ ਸਮਾਜਵਾਦ ਦੀ ਜਿੱਤ ਨਿਸ਼ਚਿਤ ਹੋ ਚੁੱਕੀ ਹੈ। ਇਸ 
ਤਰ੍ਹਾਂ ਨਿਰੰਤਰ ਇਨਕਲਾਬ ਦੀ ਪ੍ਰਕਿਰਿਆ ਨੂੰ ਰੋਕ ਕੇ ਉਹ ਆਪਣੇ ਨਵੇਂ ਬੁਰਜੂਆ ਗੁੱਟ 
ਦੀ ਸੱਤ੍ਹਾ ਨੂੰ ਪਾਰਟੀ “ਤੇ ਅਤੇ ਰਾਜ 'ਤੇ ਪ੍ਰਭਾਵੀ ਬਣਾਉਣਾ ਚਾਹੁੰਦਾ ਸੀ। ਲੋਕਾਂ ਦੀ 
ਜਗ੍ਹਾ ਉਹ ਫੌਜ ਦੀ ਭੂਮਿਕਾ ਨੂੰ ਨਿਰਣਾਇਕ ਬਣਾਉਣਾ ਚਾਹੁੰਦਾ ਸੀ ਅਤੇ ਲਾਲ ਫੌਜ 
ਨੂੰ ਇਕ ਬੁਰਜੂਆ ਫੌਜ ਵਿੱਚ ਬਦਲ ਦੇਣਾ ਚਾਹੁੰਦਾ ਸੀ। ਉਹ ਗਿਆਨ ਦੇ ਬੁਰਜੂਆ 
ਸਿਧਾਂਤ ਦਾ ਪੈਰੋਕਾਰ ਸੀ ਅਤੇ ਇਕ ਤਰ੍ਹਾਂ ਨਾਲ ਉਗਰ ਖੱਬੇਪਖੀ ਲਫ਼ਾਜ਼ੀ ਕਰਦੇ ਹੋਏ 
ਜਮਾਤੀ ਸੈਘਰਸ਼ ਨੂੰ ਨਹੀਂ, ਸਗੋਂ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨੂੰ ਹੀ ਸਮਾਜਵਾਦ 
ਦੀ ਆਧਾਰ-ਕੜੀ ਬਣਾਉਣਾ ਚਾਹੁੰਦਾ ਸੀ। ਪਾਰਟੀ ਅਦਰ ਨੌਵੀਂ ਕਾਂਗਰਸ ਦੇ ਬਾਅਦ 
ਤੋਂ ਹੀ ਉਸਦੇ ਵਿਰੁੱਧ ਸੈਘਰਸ਼ ਸ਼ੁਰੂ ਹੋ ਚੁੱਕਾ ਸੀ। ਉਸਦੇ ਉਲਟ-ਇਨਕਲਾਬੀ ਰਾਜਪਲਟੇ 
ਸਾਜਿਸ਼ ਦੇ ਪਰਦਾਫ਼ਾਸ਼ ਦੇ ਬਾਅਦ ਚੀਨ “ਚ ਲਿਨ -ਪਿਆਓ ਦੇ ਵਿੱਚਾਰਾਂ ਦੇ ਬੁਰਜੂਆ 
ਚਰਿੱਤਰ ਦੇ ਪਰਦਾਫਾਸ਼ ਕਰਦੇ ਹੋਏ ਉਸ ਵਿਰੁੱਧ ਵਿਆਪਕ ਮੁਹਿੰਮ ਚਲਾਈ ਗਈ । ਪਰ 
ਸੈਘਰਸ਼ ਨੇ ਅਜੇ ਵੀ ਔਖੇ ਦੌਰਾਂ ਚੋਂ ਗੁਜ਼ਰਨਾ ਸੀ। ਜਮਾਤੀ ਤਾਕਤਾਂ ਦਾ ਸੈਤੁਲਨ ਹੁਣ 
ਵੀ ਨਿਰਣਾਇਕ ਤੌਰ “ਤੇ ਮਜ਼ਦੂਰ ਜਮਾਤ ਦੇ ਪੱਖ “ਚ ਕਾਇਮ ਨਹੀਂ ਹੋਇਆ ਸੀ, 
ਇਸਦਾ ਸਭ ਤੋਂ ਵੱਡਾ ਪ੍ਰਮਾਣ ਅਪ੍ਰੈਲ 1973 “ਚ ਡੇਂਗ-ਸਿਆਓ-ਪਿੰਗ ਦਾ ਦੁਬਾਰਾ 
ਪਾਰਟੀ ਅਤੇ ਰਾਜ ਦੇ ਅਹੁਦਿਆਂ “ਤੇ ਵਾਪਸ ਆਉਣਾ ਸੀ। ਪਾਰਟੀ ਵਿੱਚ ਰਾਜ ਦੀਆਂ 
ਨੀਤੀਆਂ ਦੇ ਪੱਧਰ “ਤੇ ਅਤੇ ਕਲਾ-ਸਾਹਿਤ-ਸੱਭਿਆਚਾਰ ਦੇ ਪੱਧਰ 'ਤੇ ਇਹ ਦੁਬਾਰਾ 
ਤੀਖਣ ਜਮਾਤੀ ਸੈਘਰਸ਼ ਦਾ ਇਕ ਨਵਾਂ ਦੌਰ ਸੀ। ਅਕਤੂਬਰ 1975 ਤੋਂ ਲੈ ਕੇ ਅਪ੍ਰੈਲ 
1976 ਦੇ ਤਿਆਨ-ਇਨ-ਮਿਨ ਚੌਕ ਵਿੱਚ ਹੋਏ ਉਲਟ ਇਨਕਲਾਬੀ ਮੁਜ਼ਾਹਰੇ ਤੱਕ ਸੱਜੇ 
ਪੱਖੀ ਤਾਕਤਾਂ ਨੇ ਲਗਾਤਾਰ ਸੱਭਿਆਚਾਰਕ ਇਨਕਲਾਬ ਦੀ ਲਾਈਨ ਨੂੰ ਆਪਣੇ ਹਮਲੇ 
ਦਾ ਨਿਸ਼ਾਨਾ ਬਣਾਇਆ। ਇਹ ਸਿਲਸਿਲਾ ਡੈਂਗ ਦੇ ਵਿਰੁੱਧ ਦੇਸ਼ ਵਿਆਪੀ ਸੈਘਰਸ਼ 
ਅਤੇ ਉਸ ਨੂੰ ਕੱਢ ਦਿੱਤੇ ਜਾਣ ਦੇ ਬਾਵਜੂਦ ਮਾਓ ਨੇ ਪਾਰਟੀ ਵਰਕਰਾਂ ਨੂੰ ਕਿਹਾ 
ਸੀ,'“ਤੁਸੀਂ ਸਮਾਜਵਾਦੀ ਇਨਕਲਾਬ ਕਰ ਰਹੇ ਹੋ, ਫਿਰ ਵੀ ਇਹ ਨਹੀਂ ਜਾਣਦੇ ਕਿ 
ਬੁਰਜੂਆਜ਼ੀ ਕਿੱਥੇ ਹੈ। ਇਹ ਕਮਿਊਨਿਸਟ ਪਾਰਟੀ ਦੇ ਐਦਰ ਹੀ ਹੈ । ਜੋ ਸੱਤ੍ਹਾ “ਚ ਹਨ ਉਹੀ 
ਪੂਜੀਵਾਦੀ ਰਾਹ ਅਪਣਾ ਰਹੇ ਹਨ। ਪੂੰਜੀਵਾਦੀ ਰਾਹੀਏ ਹੁਣ ਵੀ ਪੂੰਜੀਵਾਦੀ ਰਸਤੇ “ਤੇ ਹੀ 
ਹਨ ।” ਅਤਿਮ ਸਮੇਂ ਤੱਕ ਉਹਨਾਂ ਨੇ ਵਾਰ-ਵਾਰ ਸਾਵਧਾਨ ਕੀਤਾ ਕਿ ਚੀਨ “ਚ ਅਜੇ 
ਵੀ ਇਹ ਤਹਿ ਨਹੀਂ ਹੋਇਆ ਹੈ ਕਿ ਜਿੱਤ ਸਮਾਜਵਾਦ ਦੀ ਹੋਵੇਗੀ ਜਾਂ ਪੂੰਜੀਵਾਦ ਦੀ। 
(58) 


5।। 58000 4800 5॥10। 0 €00॥ ੧੧81085॥0॥੫960118.60।। 


ਕੀਤੀ ਕਿ ਜੇਕਰ ਚੀਨ “ਚ ਵੀ ਪੂੰਜੀਵਾਦ ਦੀ ਮੁੜ ਬਹਾਲੀ ਹੋ ਜਾਂਦੀ ਹੈ ਤਾਂ ਉਹ ਬਿਨਾਂ 
ਰੁਕੇ ਉਸਦੇ ਵਿਰੁੱਧ ਸੈਘਰਸ਼ ਸ਼ੁਰੂ ਕਰ ਦੇਣ । 

ਮਾਓ ਦੀ ਮੌਤ ਤੋਂ ਬਾਅਦ ਚੀਨ 'ਚ ਸੋਧਵਾਦੀਆਂ ਨੇ ਪਾਰਟੀ ਅਤੇ ਰਾਜ ਦੀ 
ਅਗਵਾਈ ਖੋਹ ਲਈ, ਪਰ ਜਿਵੇਂ ਕਿ ਮਾਓ ਨੇ ਭਵਿੱਖਬਾਣੀ ਕੀਤੀ ਸੀ, ਸੱਤ੍ਹਾ 'ਤੇ 
ਕਬਜਾ ਕਰਨ ਅਤੇ ਇਨਕਲਾਬ ਦੀ ਆਵਾਜ਼ ਨੂੰ ਬੇਰਹਿਮੀ ਨਾਲ ਦਬਾਉਣ ਦੇ ਬਾਵਜੂਦ 
ਉਹ ਇੱਕ ਪਲ ਲਈ ਵੀ ਚੈਨ ਦਾ ਸਾਹ ਨਹੀਂ ਲੈ ਸਕੇ ਹਨ। 

ਆਮ ਤੌਰ ਤੇ, ਕੁੱਝ ਹਲਕਿਆਂ “ਚ ਇਹ ਸਵਾਲ ਵੀ ਉਠਾਇਆ ਜਾਂਦਾ ਹੈ ਕਿ 
ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਬਾਅਦ ਵੀ ਚੀਨ “ਚ ਪੂੰਜੀਵਾਦੀ ਮੁੜ 
ਬਹਾਲੀ ਕਿਵੇਂ ਸੈਭਵ ਹੋ ਸਕੀ ? ਜਿਵੇਂ ਕਿ ਮਾਓ ਨੇ ਵੀ ਵਾਰ-ਵਾਰ ਸਪੱਸ਼ਟ ਕੀਤਾ ਸੀ, 
ਇਸ ਖਤਰੇ ਦਾ ਮੁਕੰਮਲ ਹੱਲ ਇਕ ਜਾਂ ਦੋ ਨਹੀਂ ਬਲਕਿ ਕਈ ਸੱਭਿਆਚਾਰਕ ਇਨਕਲਾਬ 
ਅਤੇ ਕਈ ਪੀੜੀਆਂ ਤੱਕ ਜਾਰੀ ਲਮਕਵੇਂ ਸੈਘਰਸ਼ ਦੀ ਮੇਗ ਕਰਦਾ ਹੈ। ਚੀਨ ਵਰਗੇ 
ਪਛੜੀਆਂ ਪੈਦਾਵਾਰੀ ਸ਼ਕਤੀਆਂ ਵਾਲੇ ਦੇਸ਼ ਵਿੱਚ ਸਮਾਜਵਾਦ ਦੇ ਦੌਰ ਵਿੱਚ ਪੂੰਜੀਵਾਦੀ 
ਮੁੜ ਬਹਾਲੀ ਦਾ ਹੋਰ ਜ਼ਿਆਦਾ ਮਜ਼ਬੂਤ ਆਧਾਰ ਸੀ ਅਤੇ ਉਸ ਦੇ ਲਗਾਤਾਰ ਵਿਸਥਾਰ 
ਦੀ ਅੰਦਰੂਨੀ ਗਤੀ ਹੋਰ ਜ਼ਿਆਦਾ ਤੀਖ਼ਣ ਰੂਪ “ਚ ਮੌਜੂਦ ਸੀ । ਦੂਜੇ, ਸਿਧਾਂਤ ਅਤੇ 
ਵਿਹਾਰ ਵਿੱਚ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਪੜਾਅ ਤੱਕ ਦੀ 
ਯਾਤਰਾ ਤੈਅ ਕਰਨ ਵਿੱਚ ਮਾਓ ਨੂੰ, ਲਗਭਗ 17 ਸਾਲ ਦਾ ਲੰਬਾ ਸਮਾਂ ਲੱਗਿਆ, 
ਜਿਸ ਦੌਰਾਨ ਭਾਵੇਂ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਅਤੇ ਜਮਾਤੀ ਸੈਘਰਸ਼ ਮੌਜੂਦ ਸੀ, 
ਪਰ ਪੂਜੀਵਾਦੀ ਤਾਕਤਾਂ ਲਗਾਤਾਰ ਸਮਾਜ, ਪਾਰਟੀ ਅਤੇ ਰਾਜ ਵਿੱਚ ਆਪਣੇ ਆਧਾਰ 
ਅਤੇ ਤਾਕਤ ਦਾ ਵਿਸਥਾਰ ਕਰਦੀਆਂ ਰਹੀਆਂ ਸਨ। ਇਹੀ ਨਹੀਂ, ਜੇਕਰ ਪ੍ਰੋਲੇਤਾਰੀ 
ਸੱਭਿਆਚਾਰਕ ਇਨਕਲਾਬ ਦੀ ਸ਼ੁਰੂਆਤ ਲੈਨਿਨ ਜਾਂ ਸਟਾਲਿਨ ਦੇ ਵੇਲੇ ਵੀ ਹੋ ਗਈ 
ਹੁੰਦੀ ਤਾਂ ਵੀ ਜਮਾਤੀ ਤਾਕਤਾਂ ਦੇ ਕੌਮੀ-ਕੌਮਾਂਤਰੀ ਸੰਤੁਲਨ ਨੂੰ ਦੇਖਦੇ ਹੋਏ ਸਮਾਜਵਾਦ 
ਦੀ ਜਿੱਤ ਨੂੰ ਨਿਸ਼ਚਿਤ ਅਤੇ ਔਤਿਮ ਨਹੀਂ_ਕਿਹਾ ਜਾ ਸਕਦਾ ਸੀ। ਹਾਂ ਇਸ ਦੀ 
ਸੈਭਾਵਨਾ ਮੁਕਾਬਲਤਨ ਕੁੱਝ ਜ਼ਿਆਦਾ ਹੋ ਸਕਦੀ ਸੀ ਜਾਂ ਕੁੱਝ ਹੋਰ ਨੇੜੇ ਆ ਸਕਦੀ 
ਸੀ। ਇਨਕਲਾਬ ਦੀ ਜਿੱਤ ਅਤੇ ਉਸ ਦੀ ਲਗਾਤਾਰਤਾ ਵਿੱਚ ਅਤਰਮੁੱਖੀ ਤਾਕਤਾਂ ਦੀ 
ਭੂਮਿਕਾ ਜ਼ਰੂਰ ਮਹੱਤਵਪੂਰਨ ਹੈ ਪਰ ਬਾਹਰਮੁੱਖੀ ਹਾਲਤ ਨੂੰ, ਇਤਿਹਾਸ ਦੇ ਰੈਗਮੋਚ 
ਦੀਆਂ ਸੀਮਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਇਹ ਇਕ ਗੈਰ ਦਵੰਦਆਤਮਕ 
ਅਤੇ ਵਿੱਚਾਰਵਾਦੀ ਪਹੁੰਚ ਹੋਵੇਗੀ । ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਮਜ਼ਦੂਰ ਇਨਕਲਾਬਾਂ 
ਦੇ ਖਾਸੇ ਅਤੇ ਯੁੱਧਨੀਤੀ ਨੂੰ ਦੇਖਦੇ ਹੋਏ ਅਕਤੂਬਰ ਇਨਕਲਾਬ ਤੋਂ ਹੁਣ ਤੱਕ ਦੇ ਦੌਰ ਨੂੰ 
ਸ਼ੁਰੂਆਤੀ ਪ੍ਰਯੋਗਾਂ ਦਾ ਪੜਾਅ ਹੀ ਕਿਹਾ ਜਾ ਸਕਦਾ ਹੈ। ਨਾਲ ਹੀ, ਇਹ ਵੀ ਧਿਆਨ 
ਰੱਖਣਾ ਹੋਵੇਗਾ ਕਿ ਪੂੰਜੀਵਾਦੀ ਸੰਸਾਰ ਵਿੱਚ ਇਕ ਜਾਂ ਕੁਝ ਦੇਸ਼ਾਂ ਵਿੱਚ ਅਤੇ ਖਾਸਕਰ 
ਪਛੜੇ ਦੇਸ਼ਾਂ ਵਿੱਚ ਇਨਕਲਾਬ ਦੀਆਂ ਆਪਣੀਆਂ ਕੁਝ ਜਰੂਰੀ ਸੀਮਾਵਾਂ-ਸਮੱਸਿਆਵਾਂ 
ਮੌਜੂਦ ਰਹਿੰਦੀਆਂ ਹਨ, ਜੋ ਕਈ ਵਾਰ ਜਮਾਤੀ ਤਾਕਤਾਂ ਦੇ ਸੰਤੁਲਨ ਨੂੰ ਸੈਸਾਰ 
ਪੂੰਜੀਵਾਦ ਦੇ ਪੱਖ ਵਿੱਚ ਬਦਲ ਸਕਦੀਆਂ ਹਨ। ਸਮਾਜਵਾਦ ਦਾ ਸੈਘਰਸ਼ ਇਕ ਸੈਸਾਰ 

(59) 


5।। 58000 4800 5॥10। 0 €00॥ ੧੧81085॥0॥੫960118.60।। 


ਵਿਆਪੀ ਮਹਾਂਯੁੱਧ ਹੈ ਅਤੇ ਧੂਜੀ ਦੇ ਮੁੱਖ ਕਿਲਿਆਂ ਨੂੰ ਤਬਾਹ ਕਰਨ ਤੱਕ ਮਜ਼ਦੂਰ 
ਜਮਾਤ ਦਾ ਸੈਘਰਸ਼ ਜ਼ਿਆਦਾ ਔਖਾ ਬਣਿਆ ਰਹੇਗਾ। 

ਸਮਾਜਵਾਦ ਦਾ ਰਾਹ ਅਜੇ ਕਾਫ਼ੀ ਲੰਮਾ ਹੈ ਅਤੇ ਸੈਘਰਸ਼ ਨੇ ਅਜੇ ਅਨੇਕਾਂ 
ਮੁਸ਼ਕਿਲਾਂ ਵਿੱਚੋਂ ਹੋ ਕੇ ਗੁਜ਼ਰਨਾ ਹੈ ਪਰ ਉੱਨੀ ਹੀ ਵੱਡੀ ਸੱਚਾਈ ਇਹ ਵੀ ਹੈ ਕਿ 
ਸਾਮਰਾਜਵਾਦ ਦਾ ਸੈਕਟ ਹੁਣੇ ਤੋਂ ਹੀ ਇਨਕਲਾਬਾਂ ਦੇ ਨਵੇਂ ਦੌਰ ਦੀ ਸ਼ੁਰੂਆਤ ਦਾ 
ਸੈਕੇਤ ਦੇ ਰਿਹਾ ਹੈ। ਸੈਕਟ ਪੱਛਮ “ਚ ਵੀ ਹੈ ਅਤੇ ਪੂਰਬ “ਚ ਵੀ। ਇਹ ਸੈਸਾਰ ਵਿਆਪੀ 
ਹੈ ? ਪੂਰਬੀ ਯੂਰਪ ਦੇ ਦੇਸ਼ਾਂ “ਚ ਅਤੇ ਰੂਸ “ਚ ਨਵ ਸਥਾਪਿਤ ਪੱਛਮੀ ਪੂੰਜੀਵਾਦੀ 
ਢਾਂਚਿਆਂ ਦੇ ਵਿਰੁੱਧ ਬੇਚੈਨੀ ਹੁਣੇ ਤੋਂ ਹੀ ਉਭਰਨ ਲੱਗੀ ਹੈ ਅਤੇ ਸਮਾਜਵਾਦ ਦੁਆਰਾ 
ਦਿੱਤੇ ਅਧਿਕਾਰਾਂ-ਸਹੂਲਤਾਂ ਦੀ ਬਹਾਲੀ ਲਈ ਅਵਾਜਾਂ ਉੱਠਣ ਲੱਗੀਆਂ ਹਨ। ਚੀਨ 
ਦੀ ਸਮਾਜਿਕ ਫਾਸੀਵਾਦੀ ਹਕੂਮਤ ਨੂੰ ਲਗਾਤਾਰ ਲੋਕਾਂ ਦੇ ਵਿਰੋਧਾਂ ਦਾ ਸਾਹਮਣਾ 
ਕਰਨਾ ਪੈ ਰਿਹਾ ਹੈ। ਇਹ ਸਾਰੀਆਂ ਘਟਨਾਵਾਂ ਆਉਣ ਵਾਲੇ ਦਿਨਾਂ ਵਿੱਚ ਤੀਜੀ 
ਦੁਨੀਆਂ ਦੇ ਦੇਸ਼ਾਂ ਵਿੱਚ ਸਮਾਜਵਾਦੀ ਇਨਕਲਾਬਾਂ ਦੇ ਫੁੱਟ ਪੈਣ ਦਾ ਅਤੇ ਪੱਛਮੀ 
ਦੁਨੀਆਂ, ਰੂਸ, ਪੂਰਬੀ ਯੂਰਪ ਅਤੇ ਚੀਨ ਵਿੱਚ ਅਕਤੂਬਰ ਇਨਕਲਾਬ ਦੇ ਦੂਜੇ ਐਡੀਸ਼ਨਾਂ 
ਦੀ ਤਿਆਰੀ ਦਾ ਪੂਰਵ ਸੈਕੇਤ ਦੇ ਰਹੀਆਂ ਹਨ ਅਤੇ ਉਹਨਾਂ ਦਾ ਆਧਾਰ ਉੱਥੇ ਤੇਜ਼ੀ 
ਨਾਲ ਤਿਆਰ ਹੋ ਰਿਹਾ ਹੈ। 

ਸੱਤ੍ਰਾ ਚ ਕਾਇਮ ਰਹਿਣਾ ਬੁਰਜੂਆਜ਼ੀ ਦੀ ਮਰਜੀ “ਤੇ ਨਿਰਭਰ ਨਹੀਂ ਕਰਦਾ। 
ਇਤਿਹਾਸਕ ਵਿਕਾਸ ਦੀ ਗਤੀ ਉਸ ਦੀ ਇੱਛਾ “ਤੇ ਨਿਰਭਰ ਨਹੀਂ ਕਰਦੀ । ਮਜ਼ਦੂਰ 
ਇਨਕਲਾਬ ਉਸ ਦੇ ਚਾਹੁਣ ਅਤੇ ਉਸ ਦੇ ਸਾਰੇ ਯਤਨਾਂ ਨਾਲ ਵੀ ਨਹੀਂ ਰੁਕ ਸਕਦੇ 
ਕਿਉਂਕਿ ਬਾਹਰਮੁੱਖੀ ਹਾਲਤਾਂ ਉਸ ਲਈ ਦੁਬਾਰਾ ਜ਼ਮੀਨ ਤਿਆਰ ਕਰ ਰਹੀਆਂ ਹਨ ਅਤੇ 
ਇਸ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਹੋ ਸਕਦਾ। ਆਉਣ ਵਾਲੇ ਦਿਨ ਇਕ ਵਾਰ ਫ਼ਿਰ 
ਲਗਾਤਾਰ ਸਮਾਜਵਾਦੀ ਇਨਕਲਾਬਾਂ ਦੇ ਅਰੁੱਕ ਵਿਕਾਸ ਪ੍ਰਵਾਹ ਦੇ ਦਿਨ ਹੋਣਗੇ। 
ਮਜ਼ਦੂਰ ਇਨਕਲਾਬਾਂ ਦਾ ਰਾਹ ਔਖਾ ਅਤੇ ਟੇਢਾ-ਮੋਢਾ ਹੈ,ਪਰ ਉਹਨਾਂ ਦੀ ਜਿੱਤ ਹੋਣੀ 
ਹੀ ਹੈ। ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਅਮਿੱਟ ਚਿਗਾਰੀ ਮਜ਼ਦੂਰ ਜਮਾਤ ਦੇ 
ਸੈਘਰਸ਼ ਦਾ ਰਾਹ ਰੁਸ਼ਨਾਉਂਦੀ ਰਹੇਗੀ। 

1962 “ਚ ਮਾਓ-ਜ਼ੇ-ਤੁੰਗ ਦੁਆਰਾ ਕੀਤੀ ਗਈ ਭਵਿੱਖਬਾਣੀ-ਅੱਜ ਵੀ 
ਇਤਿਹਾਸਿਕ ਰੂਪ ਨਾਲ ਮਹੱਤਵਪੂਰਨ , ਸਹੀ ਅਤੇ ਪ੍ਰਸੈਗਿਕ ਹੈ। ਮਾਓ ਨੇ ਦੱਸਿਆ ਸੀ, 
“ਹੁਣ ਤੋਂ ਲੈ ਕੇ ਅਗਲੇ ਪੈਜਾਹ ਸੌ ਸਾਲਾਂ ਤੱਕ ਦਾ ਯੁੱਗ ਇਕ ਅਜਿਹਾ ਮਹਾਨ ਯੁੱਗ 
ਹੋਵੇਗਾ ਜਿਸ ਵਿੱਚ ਦੁਨੀਆਂ ਦਾ ਸਮਾਜਿਕ ਢਾਂਚਾ ਬੁਨਿਆਦੀ ਤੌਰ “ਤੇ ਬਦਲ ਜਾਵੇਗਾ, 
ਇਹ ਇੱਕ ਅਜਿਹਾ ਤੂਫ਼ਾਨੀ ਯੁੱਗ ਹੋਵੇਗਾ ਜਿਸ ਦੀ ਤੁਲਨਾ ਇਤਿਹਾਸ ਦੇ ਪਿਛਲੇ ਕਿਸੇ 
ਵੀ ਯੁੱਗ ਨਾਲ ਨਹੀਂ ਕੀਤੀ ਜਾ ਸਕੇਗੀ। ਇੱਕ ਅਜਿਹੇ ਯੁੱਗ “ਚ ਰਹਿੰਦੇ ਹੋਏ, ਸਾਨੂੰ ਉਹਨਾਂ 
ਮਹਾਨ ਸੈਘਰਸ਼ਾਂ “ਚ ਜੂਝਣ ਲਈ ਤਿਆਰ ਰਹਿਣਾ ਚਾਹੀਦਾ ਹੈ ਜੋ ਆਪਣੀਆਂ ਵਿਸ਼ੇਸ਼ਤਾਵਾਂ 
ਵਿੱਚ ਅਤੀਤ ਦੇ ਸਾਰੇ ਸੈਘਰਸ਼ਾਂ ਨਾਲੋਂ ਕਈ ਅਰਥਾਂ “ਚ ਅਲੱਗ ਹੋਣਗੇ ।? 

ਮਈ-1990 
(60) 


5।। 58000 4800 5॥10। 0 €00॥ ੧੧81085॥0॥੫/60118.60।। 


ਪੁਰਕ 


ਗੋਰਖਪੁਰ ਗੋਸ਼ਟੀ (6 ਤੋਂ 10 ਜੂਨ 1990) ਵਿੱਚ ਪੇਸ਼ ਆਪਣੇ ਲੇਖ ਵਿੱਚ, ਗੋਸ਼ਟੀ 
ਦੇ ਦੌਰਾਨ ਚੱਲੀ ਪੂਰੀ ਬਹਿਸ ਅਤੇ ਉਸਦੇ ਰੀਵਿਊ ਦੀ ਰੌਸ਼ਨੀ ਵਿੱਚ, ਅਸੀਂ ਕੁੱਝ ਜੋੜਨ 
ਦੀ ਅਤੇ ਇਸ ਨੂੰ ਬਿਹਤਰ ਬਣਾਉਣ ਦੀ ਜ਼ਰੂਰਤ ਮਹਿਸੂਸ ਕਰਦੇ ਹਾਂ। ਇਸੇ ਉਦੇਸ਼ 
ਨਾਲ ਇਹ ਪੂਰਕ ਪੇਸ਼ ਕੀਤਾ ਜਾ ਰਿਹਾ ਹੈ। 

ਲੇਖ ਵਿੱਚ ਅਸੀਂ ਸਮਾਜਵਾਦ ਦੀ ਹਾਰ ਦੇ ਬਾਹਰਮੁਖੀ ਕਾਰਨਾਂ ਦੀ-ਇਤਿਹਾਸ ਦੇ 
ਰੈਗਮੇਚ ਦੀਆਂ ਬਾਹਰਮੁਖੀ ਸੀਮਾਵਾਂ ਦੀ ਵਿਸਥਾਰ ਸਹਿਤ ਚਰਚਾ ਕੀਤੀ ਹੈ । ਬਾਹਰਮੁਖੀ 
ਕਾਰਨਾਂ ਦੇ ਨਾਲ ਹੀ ਐਤਰਮੁਖੀ ਸੀਮਾਵਾਂ-ਸਮੱਸਿਆਵਾਂ-ਆਗੂਆਂ ਦੀਆਂ ਭੁੱਲਾਂ, 
ਗਲਤੀਆਂ ਦੀ ਸੈਤੁਲਿਤ ਸਮਝ ਹਾਸਿਲ ਕਰਨ ਦੀ ਜ਼ਰੂਰਤ ਦਾ ਵਰਨਣ ਵੀ ਅਸੀਂ 
ਕੀਤਾ ਹੈ,ਪਰ ਸਟਾਲਿਨ ਦੀ ਇੱਕ ਮਹੱਤਵਪੂਰਨ ਸਿਧਾਂਤਕ ਭੁੱਲ ਤੋਂ ਬਿਨਾਂ ਹੋਰ ਐਤਰਮੁਖੀ 
ਤੱਥਾਂ ਦਾ ਅਤੇ ਬਾਹਰਮੁੱਖੀ ਤੱਥਾਂ ਦੇ ਨਾਲ ਉਹਨਾਂ ਦੇ ਦਵੋਦਾਤਮਕ ਅਤਰਸੈਬੋਧਾਂ ਦੀ 
ਸੈਪੂਰਨ ਪੇਸ਼ਕਾਰੀ ਲੇਖ ਦੀਆਂ ਸੀਮਾਵਾਂ ਕਾਰਨ ਨਹੀਂ ਹੋ ਸਕੀ । ਭਾਵੇਂ ਸਾਡਾ ਨਜ਼ਰੀਆ 
ਅਤੇ ਸਾਡੀ ਪਹੁੰਚ ਸਪੱਸ਼ਟ ਹੈ, ਪਰ ਫਿਰ ਵੀ ਇਸ ਰਿ 
ਸੈਖੇਪ “ਚ ਪੇਸ਼ ਕਰ ਦੇਣਾ ਚਾਹੁੰਦੇ ਹਾਂ ਤਾਂ ਕਿ ਪੂੰਜੀਵਾਦੀ ਮੁੜਬਹਾਲੀ ਦੇ ਬਾਰੇ 
ਗਿਆ ਅਤਿ ਆ 
ਜਾਵੇ । 

ਸਮਾਜਵਾਦੀ ਤਬਦੀਲੀ ਦੇ ਪਿਛਲੇ ਪੂਰੇ ਦੌਰ “ਚ ਪੂਜੀਵਾਦੀ ਮੁੜ ਬਹਾਲੀ ਦੇ 
ਇੱਕ ਆਧਾਰ ਦੇ ਰੂਪ “ਚ ਲਗਾਤਾਰ ਅਜਿਹੀਆਂ ਬਾਹਰਮੁੱਖੀ ਸੀਮਾਵਾਂ-ਸਮੱਸਿਆਵਾਂ 
ਮੌਜੂਦ ਰਹੀਆਂ, ਜੋ ਮਜ਼ਦੂਰ ਜਮਾਤ ਉਸਦੀ ਪਾਰਟੀ ਅਤੇ ਆਗੂਆਂ ਦੀ ਇੱਛਾ ਤੋਂ 
ਆਜ਼ਾਦ ਸਨ ਅਤੇ ਅੱਗੇ ਵੀ ਲੰਬੇ ਸਮੇਂ ਤੱਕ ਇਹ ਸਥਿਤੀ ਬਣੀ ਰਹੇਗੀ। ਨਾਲ ਹੀ 
ਸਮਾਜਵਾਦੀ ਸੰਗ੍ਰਾਂਦੀ ਦੌਰ ਦੇ ਇਨਕਲਾਬੀ ਸਮਾਜਿਕ ਪ੍ਰਯੋਗਾਂ ਦੌਰਾਨ ਆਗੂਆ ਦੀਆਂ 
ਔਤਰਮੁਖੀ ਸੀਮਾਵਾਂ ਅਤੇ ਭੁੱਲਾਂ-ਗਲਤੀਆਂ ਦੀ ਵੀ ਪੂੰਜੀਵਾਦੀ ਮੁੜ ਬਹਾਲੀ “ਚ 
ਅਹਿਮ ਭੂਮਿਕਾ ਰਹੀ ਹੈ। ਸਮਾਜਵਾਦ ਦੀ ਹਾਰ ਦੇ ਬਾਹਰਮੁੱਖੀ ਅਤੇ ਅਤਰਮੁਖੀ ਕਾਰਨ 
ਦਵੈਦ ਆਤਮਕ ਰੂਪ “ਚ ਅਤਰਸੈਬਧਾਂ ਦੀ ਸੈਤੁਲਿਤ ਸਮਝ ਦੀ ਅਣਹੋਂਦ ਵਿੱਚ ਸਮਾਜਵਾਦ 
ਦੀਆਂ ਸਮੱਸਿਆਵਾਂ ਪ੍ਰਤੀ ਨਾ ਤਾਂ ਵਿਗਿਆਨਿਕ-ਯਥਾਰਥਵਾਦੀ ਨਜ਼ਰੀਆ 
ਅਪਣਾਇਆ ਜਾ ਸਕਦਾ ਹੈ, ਨਾ ਹੀ ਅਤੀਤ ਦੀਆਂ ਅਤਰਮੁਖੀ ਭੁੱਲਾਂ-ਗਲਤੀਆਂ ਦੀ 
ਸਪੱਸ਼ਟ ਪਹਿਚਾਣ, ਸਹੀ ਨਿਚੋੜ ਅਤੇ ਪ੍ਯੋਗਾਂ ਦੌਰਾਨ ਉਹਨਾਂ ਨੂੰ ਦੂਰ ਹੀ ਕੀਤਾ ਜਾ 
ਸਕਦਾ ਹੈ। 

(61) 


5।। 58000 4800 5॥10। 0 €00॥ ੧੧81085॥0॥੫/60118.60।। 


ਬਾਹਰਮੁੱਖੀ ਸੀਮਾਵਾਂ ਕਾਰਨ ਪੂਜੀਵਾਦੀ ਮੁੜ ਬਹਾਲੀ ਦੀ ਸੈਭਾਵਨਾ ਬਣੀ ਰਹੇਗੀ, ਪਰ 
ਇਹ ਸਿਰਫ਼ ਸੈਭਾਵਨਾ ਹੀ ਹੈ, ਜ਼ਰੂਰੀ ਨਹੀਂ ਕਿ ਜ਼ਰੂਰ ਹੋਵੇ । ਬਾਹਰਮੁੱਖੀ ਕਾਰਣਾਂ ਕਰਕੇ 
ਸਮਾਜਵਾਦੀ ਤਬਦੀਲੀ ਦੀ ਪ੍ਰਕਿਰਿਆ ਦਾ ਉਲਟਾ ਗੇੜ ਜ਼ਰੂਰੀ ਕਦੇ ਨਹੀਂ ਹੈ। ਜੇਕਰ 
ਬਾਹਰਮੁੱਖੀ ਹਾਲਤਾਂ ਦੀ ਸਾਪੇਖਕ ਰੂਪ “ਚ ਜ਼ਿਆਦਾ ਸੈਪੂਰਨ ਸੈਤੁਲਿਤ ਸਮਝ ਆਗੂਆਂ 
ਕੋਲ ਹੋਵੇ ਅਤੇ ਉਹ ਗੀਭੀਰ ਭੁੱਲਾਂ-ਗਲਤੀਆਂ ਤੋਂ ਬਚ ਸਕਣ ਤਾਂ ਬਾਹਰਮੁੱਖੀ ਰੁਕਾਵਟਾਂ 
ਦੇ ਬਾਵਜੂਦ ਪੂੰਜੀਵਾਦੀ ਮੁੜ ਬਹਾਲੀ ਦੀ ਸੈਭਾਵਨਾ ਘੱਟ ਤੋਂ ਘੱਟ ਹੋ ਸਕਦੀ ਹੈ ਅਤੇ 
ਇਸ ਤੋਂ ਬਚਿਆ ਵੀ ਜਾ ਸਕਦਾ ਹੈ, ਭਾਵੇਂ ਲੇਖ “ਚ ਵਿਸਥਾਰ ਸਹਿਤ ਵਰਣਨ 
ਕੀਤੀਆਂ ਬਾਹਰਮੁੱਖੀ ਸੀਮਾਵਾਂ ਦੇ ਰਹਿੰਦੇ ਇਸ ਨੂੰ ਵੀ ਅਟੱਲ ਨਹੀਂ ਕਿਹਾ ਜਾ ਸਕਦਾ। 
ਇਹ ਵੀ ਇੱਕ ਤਰ੍ਹਾਂ ਦਾ ਨਿਰਧਾਰਨਵਾਦ ਹੀ ਹੋਵੇਗਾ। 

ਜਦ ਤੱਕ ਮਜ਼ਦੂਰ ਇਨਕਲਾਬ ਸਿਰਫ਼ ਇੱਕ ਦੇਸ਼ ਤੱਕ ਸੀਮਿਤ ਸੀ, ਉਦੋਂ ਤੱਕ 
ਤਾਂ ਪੂਜੀਵਾਦੀ ਮੁੜ ਬਹਾਲੀ ਦੀ ਸੈਭਾਵਨਾ ਜ਼ਰੂਰ ਹੀ ਬਹੁਤ ਜ਼ਿਆਦਾ ਸੀ। ਪਰ ਖਾਸ 
ਕਰਕੇ ਸਮਾਜਵਾਦੀ ਦੇਸ਼ਾਂ ਦੇ ਇੱਕ ਪੂਰੇ ਗੁੱਟ ਦੇ ਹੋਂਦ ਵਿੱਚ ਆਉਣ ਦੇ ਬਾਅਦ ਦੀ 
ਹਾਲਤ ਵਿੱਚ ਜੇਕਰ ਸਮਾਜਵਾਦ ਦੀਆਂ ਬਾਹਰਮੁੱਖੀ ਸਮੱਸਿਆਵਾਂ ਦੀ ਅਤੇ ਉਹਨਾਂ ਨੂੰ 
ਦੂਰ ਕਰਨ ਦੇ ਢੰਗਾਂ ਦੀ ਇੱਕ ਤਰਕਸੈਗਤ ਸਮਝਦਾਰੀ ਮੌਜੂਦ ਹੁੰਦੀ ਅਤੇ ਕੁੱਝ ਗੈਭੀਰ 
ਗਲਤੀਆਂ ਨਾ ਹੋਈਆਂ ਹੁੰਦੀਆਂ ਤਾਂ ਪੂੰਜੀਵਾਦੀ ਮੁੜ ਬਹਾਲੀ ਤੋਂ ਬਚ ਸਕਣ ਦੀ 
ਸੈਭਾਵਨਾ ਬਹੁਤ ਜ਼ਿਆਦਾ ਹੁੰਦੀ। ਰੂਸ ਅਤੇ ਚੀਨ ਦੇ ਸਮਾਜਵਾਦੀ ਸੈਗਰਾਂਦੀ ਦੌਰ ਦੇ 
ਪ੍ਰਯੋਗਾਂ ਦੇ ਹਾਂ ਪੱਖੀ-ਨਾਂਹ ਪੱਖੀ ਤਜ਼ਰਬਿਆਂ, ਸਟਾਲਿਨ ਤੇ ਮਾਓ ਦੀਆਂ ਭੁੱਲਾਂ- 
ਗਲਤੀਆਂ ਦਾ ਵਿਸ਼ਲੇਸ਼ਣ ਇਸੇ ਪਰਿਪੇਖ “ਚ ਕੀਤਾ ਜਾਣਾ ਚਾਹੀਦਾ ਹੈ। 

ਸੋਵੀਅਤ ਸੈਘ ਵਿੱਚ ਸਮਾਜਵਾਦੀ ਉਸਾਰੀ ਦੇ ਤਜ਼ਰਬਿਆਂ ਦਾ ਰੀਵਿਊ ਕਰਦੇ 
ਹੋਏ ਮਾਓ-ਜ਼ੇ-ਤੁੰਗ ਨੇ ਸਟਾਲਿਨ ਦੀਆਂ ਯੋਗਤਾਵਾਂ ਅਤੇ ਪ੍ਰਾਪਤੀਆਂ ਦੇ ਨਾਲ ਹੀ 
ਉਸ ਦੀਆਂ ਭੁੱਲਾਂ ਅਤੇ ਗਲਤੀਆਂ ਦਾ ਵੀ ਸੈਤੁਲਿਤ ਅਤੇ ਸੈਪੂਰਨ ਵਿਸ਼ਲੇਸ਼ਣ ਪੇਸ਼ 
ਕੀਤਾ, ਇਹਨਾਂ 'ਚੋਂ ਨਿਕਲਣ ਵਾਲੇ ਜ਼ਰੂਰੀ ਨਤੀਜਿਆਂ-ਸਿੱਖਿਆਵਾਂ ਦੀ ਰੌਸ਼ਨੀ ਵਿੱਚ 
ਚੀਨ ਵਿੱਚ ਸਮਾਜਵਾਦੀ ਇਨਕਲਾਬ ਦੇ ਪ੍ਰਯੋਗਾਂ ਨੂੰ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ 
ਇਨਕਲਾਬ ਦੇ ਪੜਾਅ ਤੱਕ ਅੱਗੇ ਵਧਾਇਆ ਅਤੇ ਪਹਿਲੀ ਵਾਰ ਪੂੰਜੀਵਾਦੀ ਮੁੜ 
ਬਹਾਲੀ 'ਤੇ ਫੈਸਲਾਕੁਨ ਰੋਕ ਲਈ ਠੋਸ ਸਿਧਾਂਤ ਪੈਦਾ ਕੀਤੇ ਅਤੇ ਅਮਲ “ਚ ਵੀ 
ਉਹਨਾਂ ਨੂੰ ਸਥਾਪਿਤ ਕਰਨ ਲਈ ਪ੍ਰਲੋਗਾਂ ਦੀ ਸ਼ੁਰੂਆਤ ਕੀਤੀ। ਮਾਓ ਦੁਆਰਾ ਪੇਸ਼ 
ਸਟਾਲਿਨ ਦੇ ਮੁਲਾਂਕਣ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਰੌਸ਼ਨੀ 
ਵਿੱਚ ਹੀ ਦੁਨੀਆਂ ਭਰ ਦੇ ਕਮਿਊਨਿਸਟ ਇਨਕਲਾਬੀ ਸੋਵੀਅਤ ਸਮਾਜ ਵਿੱਚ 
ਸਮਾਜਵਾਦੀ ਪ੍ਰਯੋਗਾਂ ਦੀਆਂ ਔਤਰਮੁੱਖੀ ਸਮੱਸਿਆਵਾਂ ਨੂੰ ਅੱਜ ਸਮਝਦੇ ਹਨ ਅਤੇ 
ਉਹਨਾਂ ਦਾ ਵਿਸ਼ਲੇਸ਼ਣ ਕਰਦੇ ਹਨ। 

ਬਾਹਰਮੁੱਖੀ ਅਤੇ ਅਤਰਮੁਖੀ ਤੱਥ ਲਗਾਤਾਰ ਇੱਕ ਦੂਜੇ ਨਾਲ ਅਤਰਕਿਰਿਆ 
ਵਿੱਚ ਬੱਝੇ ਰਹਿੰਦੇ ਹਨ ਅਤੇ ਇੱਕ ਦੂਸਰੇ ਨੂੰ ਪ੍ਭਾਵਿਤ ਕਰਦੇ ਰਹਿੰਦੇ ਹਨ। ਸਟਾਲਿਨ ਦੇ 
ਸਮੇਂ ਵਿੱਚ ਹੋਈਆਂ ਭੁੱਲਾਂ-ਗਲਤੀਆਂ ਨੇ ਸਮਾਜ “ਚ ਆ ਰਹੇ ਬਦਲਾਵਾਂ ਨੂੰ ਕਿਵੇਂ 

(62) 


5।। 58000 4800 5॥10। 0 €00॥ ੧੧81085॥0॥੫960118.60।। 


ਪ੍ਰਭਾਵਿਤ ਕੀਤਾ, ਕਿਵੇਂ ਉਹਨਾਂ ਦੇ ਨਤੀਜੇ ਵਜੋਂ ਸਮਾਜ ਵਿੱਚ ਬੁਰਜੂਆ-ਸਮਾਜਿਕ- 
ਆਰਥਿਕ ਸੋਬੰਧਾਂ ਅਤੇ ਨਵੇਂ ਬੁਰਜੂਆ ਤੱਤਾਂ ਦਾ ਆਧਾਰ ਵਿਸਥਾਰਿਤ ਹੋਣ ਵਿੱਚ 
ਬਾਹਰਮੁੱਖੀ ਰੂਪ ਵਿੱਚ ਸਹਾਇਤਾ ਮਿਲ ਗਈ, ਸਮਾਜਿਕ ਬਣਤਰ ਵਿੱਚ ਹੋ ਰਹੇ ਇਹਨਾਂ 
ਬਦਲਾਵਾਂ ਨੇ ਕਿਵੇਂ ਪਾਰਟੀ ਅਦਰ ਸੋਧਵਾਦੀ ਵਿੱਚਾਰਧਾਰਾ, ਲੀਹ ਅਤੇ ਧੂਜੀਵਾਦੀ 
ਰਸਤੇ 'ਤੇ ਚੱਲਣ ਵਾਲਿਆਂ ਦੀ ਸਥਿਤੀ ਨੂੰ ਲਗਾਤਾਰ ਮਜਬੂਤ ਕੀਤਾ ਅਤੇ ਉਹਨਾਂ ਦੇ 
ਆਗੂਆਂ ਤੋਂ ਹੋਈ ਹਰ ਭੁੱਲ ਦਾ ਫਾਇਦਾ ਲੈਂਦੇ ਹੋਏ ਕਿਸ ਤਰ੍ਹਾਂ ਪੂਜੀਵਾਦੀ ਮੁੜ ਬਹਾਲੀ 
ਦਾ ਆਧਾਰ ਅਤੇ ਹਾਲਤਾਂ ਤਿਆਰ ਕੀਤੀਆਂ-ਇਹਨਾਂ ਸਾਰੇ ਪੱਖਾਂ ਦਾ ਵਿਸਥਾਰ 
ਸਹਿਤ ਵਿਸ਼ਲੇਸ਼ਣ ਮਾਓ-ਜ਼ੇ-ਤੁੰਗ ਨੇ ਕੀਤਾ ਹੈ। ਇਸ ਤਰ੍ਹਾਂ ਪਾਰਟੀ ਅਤੇ ਆਗੂਆਂ 
ਦੀਆਂ ਅਤਰਮੁੱਖੀ ਸੀਮਾਵਾਂ, ਅਸਫਲਤਾਵਾਂ, ਅਤੇ ਭੁੱਲਾਂ ਨੇ ਬਾਹਰਮੁੱਖੀ ਸਥਿਤੀਆਂ ਦੇ 
ਨਾਲ ਲਗਾਤਾਰ ਕਿਆ-ਪ੍ਰਤੀਕਿਿਆ ਕਰਕੇ ਇੱਕ ਅਜਿਹੀ ਸਥਿਤੀ ਨੂੰ ਮਜਬੂਤ ਬਣਾਉਣ 
ਵਿੱਚ ਮਦਦ ਦਿੱਤੀ, ਜਿਸਦੇ ਕਾਰਨ ਇਤਿਹਾਸਿਕ ਵਿਕਾਸ ਦੀ ਇਕ ਪ੍ਰਕਿਰਿਆ ਵਿੱਚ 
ਸਮਾਜ ਵਿੱਚ ਅਤੇ ਪਾਰਟੀ ਵਿੱਚ ਅਤੇ ਰਾਜ ਵਿੱਚ ਬੁਰਜੂਆ ਤੱਤਾਂ ਦੀ ਸਥਿਤੀ ਮਜਬੂਤ 
ਹੋਈ ਸਮੇਂ ਅਨੁਸਾਰ ਖਰੁਸ਼ਚੇਵ ਦੇ ਰੂਪ “ਚ ਉਹਨਾਂ ਦਾ ਪ੍ਰਤੀਨਿਧੀ ਸਾਹਮਣੇ ਆਇਆ 
ਜਿਸਨੇ ਅਨੁਕੂਲ ਸਥਿਤੀ ਦਾ ਲਾਭ ਲੈ ਕੇ ਸਾਜਿਸ਼ ਅਤੇ ਪਿਛਾਖੜੀ ਸੱਤ੍ਰਾ ਤਬਦੀਲੀ ਦੇ 
ਬਾਅਦ ਪੂੰਜੀਵਾਦੀ ਮੁੜ ਬਹਾਲੀ ਦੀ ਸ਼ੁਰੂਆਤ ਕਰ ਦਿੱਤੀ। ਇਸ ਤਰ੍ਹਾਂ ਸੋਵੀਅਤ ਸੈਘ 
ਵਿੱਚ ਜਮਾਤੀ ਤਾਕਤਾਂ ਦਾ ਸੈਤੁਲਨ ਬੁਰਜੂਆਜ਼ੀ ਦੇ ਪੱਖ “ਚ ਬਦਲ ਜਾਣ ਪਿੱਛੇ 
ਸਟਾਲਿਨ ਦੀਆਂ ਸੀਮਾਵਾਂ-ਅਸਫ਼ਲਤਾਵਾਂ ਅਤੇ ਗਲਤੀਆਂ ਦੀ ਇੱਕ ਅਹਿਮ ਭੂਮਿਕਾ 
ਸੀ। 

ਜਿਥੋਂ ਤੱਕ ਮਾਓ ਅਤੇ ਚੀਨੀ ਪਾਰਟੀ ਦੀਆਂ ਭੁੱਲਾਂ ਗਲਤੀਆਂ ਦਾ ਸਵਾਲ ਹੈ, 
ਅੱਜ ਇੱਕ ਪਰਪੱਕ ਕੌਮਾਂਤਰੀ ਲੀਡਰਸ਼ਿਪ ਦੀ ਅਣਹੋਂਦ ਨੇ ਇਹਨਾਂ ਦੇ ਸਹੀ-ਸੈਤੁਲਿਤ 
ਮੁਲਾਂਕਣ ਦੇ ਕੌਮ ਨੂੰ ਅਤਿਅਤ ਮੁਸ਼ਕਲ ਬਣਾ ਦਿੱਤਾ ਹੈ ਅਤੇ ਅਸਲ ਵਿੱਚ ਇਹਨਾਂ ਦੇ 
ਸਹੀ-ਸਹੀ ਅਤੇ ਭਰਵੇਂ ਮੁਲਾਂਕਣ ਦਾ ਕੌਮ ਤਾਂ ਹੀ ਹੋ ਸਕੇਗਾ ਜਦੋਂ ਉਸੇ ਪੱਧਰ ਦਾ 
ਸਮਾਜਿਕ ਪ੍ਰਯੋਗ ਕਿਸੇ ਦੇਸ਼ ਵਿੱਚ ਹੋ ਰਿਹਾ ਹੋਵੇ ਜਾਂ ਹੋ ਚੁੱਕਾ ਹੋਵੇ ਅਤੇ ਉਸਤੋ' ਉੱਚੇ 
ਪੱਧਰ ਦੇ ਸਮਾਜਿਕ ਪ੍ਰਯੋਗਾਂ ਦੀ ਲੋੜ ਅਤੇ ਆਧਾਰ ਮੌਜੂਦ ਹੋਵੇ । ਸਿਰਫ਼ ਤਾਂ ਹੀ ਮਾਓ ਦੇ 
ਨਿਰਦੇਸ਼ਨ ਅਤੇ ਅਗਵਾਈ “ਚ ਹੋਏ ਮਹਾਨ ਸਮਾਜਵਾਦੀ ਪ੍ਰਯੋਗਾਂ ਦੀਆਂ ਕਮੀਆਂ ਤੋਂ 
ਸਬਕ ਲੈ ਕੇ ਨਵੇਂ ਸਿਧਾਂਤ ਵਿਕਸਿਤ ਕੀਤੇ ਜਾ ਸਕਦੇ ਹਨ ਅਤੇ ਸਮਾਜਿਕ ਪ੍ਰਯੋਗ 
ਦੁਆਰਾ ਉਹਨਾਂ ਨੂੰ ਸਹੀ ਸਿੱਧ ਅਤੇ ਪੁਰਮਾਣਿਤ ਕੀਤਾ ਜਾ ਸਕਦਾ ਹੈ। ਕੌਮਾਂਤਰੀ 
ਕਮਿਊਨਿਸਟ ਲਹਿਰ ਦੇ ਇਤਿਹਾਸ ਅਤੇ ਆਗੂਆਂ ਦੇ ਮੁਲਾਂਕਣ ਅਤੇ ਮਹਾਨ ਇਨਕਲਾਬਾਂ 
ਦੀਆਂ ਸਫ਼ਲਤਾਵਾਂ- ਅਸਫ਼ਲਤਾਵਾਂ ਲਈ ਜਿੰਮੇਵਾਰ ਐਤਰਮੁੱਖੀ ਕਾਰਕਾਂ ਦੇ ਵਿਸ਼ਲੇਸ਼ਣ 
ਵਿੱਚ ਸਿਰਫ਼ ਇਹੀ ਨਜ਼ਰੀਆ ਅਤੇ ਪਹੁੰਚ ਸਹੀ ਹੋ ਸਕਦੀ ਹੈ। 

ਫ਼ਿਰ ਵੀ ਚੀਨ ਦੀ ਕਮਿਊਨਿਸਟ ਪਾਰਟੀ ਦੀਆਂ ਕੁੱਝ ਅਜਿਹੀਆਂ ਮਹੱਤਵਪੂਰਨ 
ਗਲਤੀਆਂ ਹਨ, ਜਿਨ੍ਹਾਂ ਦੀ ਚਰਚਾ ਕਰਨਾ, ਜਿਨ੍ਹਾਂ “ਤੇ ਰੀਭੀਰਤਾਪੂਰਨ ਸੋਚਣਾ- 

(63) 


5।। 58000 4800 5॥10। 0 €00॥ ੧੧81085॥0॥੫/60118.60।। 


ਵਿੱਚਾਰਨਾ ਅੱਜ ਜ਼ਰੂਰੀ ਹੈ। ਇਹਨਾਂ “ਚ ਬਹੁਤ ਸਾਰੀਆਂ ਗਲਤੀਆਂ ਅਜਿਹੀਆਂ ਹਨ, 
ਜਿੰਨਾਂ ਦਾ ਨਿਚੋੜ ਸਮੇਂ-ਸਮੇਂ “ਤੇ ਖੁਦ ਮਾਓ ਨੇ ਹੀ ਪੇਸ਼ ਕੀਤਾ ਸੀ। ਬਹੁਤ ਸਾਰੀਆਂ 
ਗਲਤੀਆਂ ਨੂੰ ਸਮਾਜਵਾਦੀ ਸਮਾਜ “ਚ ਜਾਰੀ ਜਮਾਤੀ ਸੈਘਰਸ਼ ਅਤੇ ਵਿੱਚਾਰਧਾਰਕ 
ਸੈਘਰਸ਼ ਦੇ ਬਾਰੇ “ਚ ਮਾਰਕਸ ਤੋਂ ਲੈ ਕੇ ਮਾਓ ਤੱਕ ਦੀਆਂ ਸਿੱਖਿਆਵਾਂ ਅਤੇ ਮਹਾਨ 
ਪ੍ਰਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਸਬਕਾਂ ਦੀ ਰੌਸ਼ਨੀ “ਚ ਅੱਜ ਸਮਝਿਆ ਜਾ 
ਸਕਦਾ ਹੈ। ਬਹੁਤ ਸਾਰੇ ਸਵਾਲ ਅਜਿਹੇ ਹਨ, ਜਿਨ੍ਹਾਂ 'ਤੇ ਭਾਵੇਂ ਕਿਸੇ ਨਤੀਜੇ 'ਤੇ 
ਪਹੁੰਚਿਆ ਨਾ ਜਾ ਸਕਦਾ ਹੋਵੇ, ਪਰ ਜਿਨ੍ਹਾਂ ਦੇ ਹੱਲ ਦੀ ਦਿਸ਼ਾ 'ਚ ਦੁਨੀਆਂ ਭਰ ਦੇ 
ਕਮਿਊਨਿਸਟ ਇਨਕਲਾਬੀਆਂ ਨੂੰ ਸੈਤੁਲਿਤ ਢੌਗ ਨਾਲ ਅਤੇ ਸੈਜਮ ਨਾਲ ਯਤਨ 
ਕਰਨੇ ਹੀ ਹੋਣਗੇ। ਅਸੀਂ ਇਥੇ ਮਾਓ ਦੀ ਅਗਵਾਈ “ਚ ਹੋਏ ਮਹਾਨ ਸਮਾਜਿਕ ਪੁਰਯੋਗਾਂ 
ਦੇ ਦੌਰਾਨ ਹੋਈਆਂ ਅਜਿਹੀਆਂ ਹੀ ਕੁੱਝ ਰੀਭੀਰ ਭੁੱਲਾਂ-ਗਲਤੀਆਂ ਦੀ ਚਰਚਾ ਕਰਾਂਗੇ 
ਜਿਨ੍ਹਾਂ ਨੇ ਜਮਾਤੀ ਤਾਕਤਾਂ ਦੇ ਸੰਤੁਲਨ ਨੂੰ ਬੁਰਜੂਆਜ਼ੀ ਦੇ ਪੱਖ ਵਿੱਚ ਬਦਲ ਦੇਣ ਵਿੱਚ 
ਅਤੇ ਪਿੱਛਲਮੌੜੇ ਦੀ ਧਾਰਾ ਨੂੰ ਤਾਕਤ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । 
ਇਹਨਾਂ ਐਤਰਮੁੱਖੀ ਕਾਰਕਾਂ ਨੇ ਬਾਰਰਮੁੱਖੀ ਹਾਲਤਾਂ ਨਾਲ ਔਤਰਕਿਿਆ ਕਰਦੇ ਹੋਏ 


ਵਿੱਚ ਮੱਦਦ ਪਹੁੰਚਾਈ । ਦੁਬਾਰਾ ਇਸ ਬਾਹਰਮੁੱਖੀ ਹਾਲਤ ਨੇ ਔਤਰਮੁੱਖੀ ਤਾਕਤਾਂ ਦੇ 
ਨਾਲ ਐਤਰਕ੍ਿਆ ਕਰਦੇ ਹੋਏ, ਮਜ਼ਦੂਰ ਜਮਾਤ ਦੀ ਪਾਰਟੀ ਅਤੇ ਰਾਜ ਦੀ ਬਣਤਰ 
ਅਤੇ ਚਰਿਤੱਰ ਨੂੰ ਪ੍ਰਭਾਵਿਤ ਕੀਤਾ ਅਤੇ ਪਾਰਟੀ ਐਦਰ ਬੁਰਜੂਆ ਤੱਤਾਂ ਦੇ ਵਧਣ- 
ਫੁੱਲਣ ਲਈ ਅਨੁਕੂਲ ਮੌਕਾ ਪ੍ਰ ਦਾਨ ਕੀਤਾ। ਪਾਰਟੀ ਦੇ ਐਦਰਲੇ ਇਹਨਾਂ ਪੂਜੀਵਾਦੀ 
ਰਸਤੇ “ਤੇ ਚਲਣ ਵਾਲਿਆਂ ਨੇ ਇਨਕਲਾਬੀ ਲੀਡਰਸ਼ਿਪ ਦੀ ਹਰ ਭੁੱਲ ਦਾ ਲਾਭ 
ਉਠਾਕੇ ਆਪਣੀਆਂ ਨੀਤੀਆਂ ਨੂੰ ਅੱਗੇ ਵਧਾਇਆ, ਸਮਾਜ “ਚ ਆਪਣੇ ਆਧਾਰਾਂ ਨੂੰ 
ਲਗਾਤਾਰ ਵਿਸਥਾਰਿਤ ਕੀਤਾ ਅਤੇ ਮਾਓ ਦੀ ਮੌਤ ਦੇ ਬਾਅਦ ਜ਼ਿਆਦਾਤਰ ਅਨੁਕੂਲ 
ਸਥਿਤੀਆਂ ਪੇਦਾ ਹੁੰਦੇ ਹੀ ਉਲਟ-ਇਨਕਲਾਬੀ ਰਾਜ ਪਲਟਾ ਕਰਨ ਵਿੱਚ ਜ਼ਰਾ ਵੀ ਦੇਰ 
ਨਹੀਂ ਕੀਤੀ। 

ਮਹਾਨ ਬਹਿਸ ਦੌਰਾਨ ਮਾਓ ਨੇ ਦੁਨੀਆਂ ਭਰ ਦੇ ਕਮਿਊਨਿਸਟ ਇਨਕਲਾਬੀਆਂ 
ਦੀ ਅਗਵਾਈ ਕੀਤੀ ਅਤੇ ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਅਸੂਲਾਂ ਦੀ 
ਹਿਫ਼ਾਜ਼ਤ ਕੀਤੀ, ਪਰ ਖਰੁਸ਼ਚੇਵ ਦੇ ਆਧੁਨਿਕ ਸੋਧਵਾਦ ਵਿਰੁੱਧ ਖੁੱਲ੍ਹੇ ਸੈਘਰਸ਼ ਦੀ 
ਸ਼ੁਰੂਆਤ ਵਿੱਚ ਸੱਤ ਸਾਲਾਂ ਤੋਂ ਵੀ ਕੁੱਝ ਵੱਧ ਸਮੇਂ ਦੀ ਦੇਰੀ ਦੀ ਭਾਰੀ ਕੀਮਤ ਕੌਮਾਂਤਰੀ 
ਕਮਿਊਨਿਸਟ ਲਹਿਰ ਨੂੰ ਦੇਣੀ ਪਈ। ਲੰਬੇ ਸਮੇਂ ਤੱਕ ਮਾਓ ਦੀ ਇਹ ਚਾਹਤ ਰਹੀ ਕਿ 
ਕੌਮਾਂਤਰੀ ਕਮਿਊਨਿਸਟ ਲਹਿਰ ਦੀ ਏਕਤਾ ਕਾਇਮ ਰਹੇ | ਇਸ ਲਈ ਨਾ ਸਿਰਫ਼ ਖੁਰਸ਼ਚੇਵੀ 
ਸੋਧਵਾਦ ਦੇ ਵਿਰੁੱਧ ਖੁੱਲ੍ਹਾ ਵਿੱਚਾਰਧਾਰਕ ਸੰਘਰਸ਼ ਸ਼ੁਰੂ ਕਰਨ ਵਿੱਚ ਦੇਰ ਕੀਤੀ ਗਈ, 
ਸਗੋਂ ਕੁੱਝ ਸਮੇਂ ਤੱਕ ਉਸ ਨਾਲ ਸਮਝੋਤਾ ਵੀ ਕੀਤਾ ਗਿਆ। ਨਵੰਬਰ 1957 ਅਤੇ 
ਨਵੰਬਰ 1960 ਦੀਆਂ ਮਾਸਕੋ-ਮੀਟਿੰਗਾਂ ਦੇ ਬਾਅਦ ਜਾਰੀ ਐਲਾਨ ਨਾਮੇ ਅਤੇ ਬਿਆਨ 

(64) 


5।। 58000 4800 5॥10। 0 €00॥ ੧੧81085॥0॥੫960118.60।। 


ਸਮਝੋਤੇ ਦਾ ਲਾਭ ਹਮੇਸ਼ਾਂ ਪਿਛਾਖੜੀਆਂ ਨੇ ਹੀ ਉਠਾਇਆ ਹੈ ਅਤੇ “57,60 ਦੇ 
ਸਮਝੰਤਿਆਂ ਨਾਲ ਵੀ ਅਜਿਹਾ ਹੀ ਹੋਇਆ। ਦੋਚਿੱਤੀ ਅਤੇ ਡਾਵਾਂਡੋਲਤਾ ਦੀ ਸਥਿਤੀ 
“ਚ ਖੜ੍ਹੀਆਂ ਵਿੱਚਾਰਧਾਰਕ ਰੂਪ “ਚ ਕਮਜੋਰ ਪਾਰਟੀਆਂ ਨੂੰ ਸਹੀ ਅਤੇ ਗਲਤ ਵਿੱਚ 
ਸਪੱਸ਼ਟ ਵੰਡ-ਰੇਖਾ ਖਿੱਚਣ ਦੇ ਬਾਅਦ ਹੀ ਸਹੀ ਲੀਹ ਨਾਲ ਲਿਆ ਖੜ੍ਹਾ ਕਰਨ ਦੀ 
ਉਮੀਦ ਕੀਤੀ ਜਾ ਸਕਦੀ ਹੈ। ਜੇਕਰ ਸਹੀ ਇਨਕਲਾਬੀ ਲੀਹ ਹੀ ਸਮਝੋਤੇ ਦੀ ਸਥਿਤੀ 
“ਚ ਖੜ੍ਹੀ ਹੋ ਜਾਵੇ ਤਾਂ ਉਸਦੇ ਆਲੇ-ਦੁਆਲੇ ਇਨਕਲਾਬੀ ਤਾਕਤਾਂ ਨੂੰ ਪ੍ਰਭਾਵਸ਼ਾਲੀ 
ਢੰਗ ਨਾਲ ਲਾਮਬਦ ਨਹੀਂ ਕੀਤਾ ਜਾ ਸਕਦਾ । ਖਰੁਸ਼ਚੇਵੀ ਸੋਧਵਾਦ ਦੇ ਵਿਰੁੱਧ ਸੈਘਰਸ਼ 
“ਚ ਸਮਝੰਤੇ ਅਤੇ ਦੇਰੀ ਕਾਰਨ ਇਹੀ ਹੋਇਆ। ਖੁਰਸ਼ਚੇਵ ਗੁੱਟ ਦੁਆਰਾ ਸਾਜਿਸ਼ਾਂ, ਕੂੜ- 
ਪ੍ਰਚਾਰ, ਭੰਨ-ਤੋੜ ਦੇ ਬਾਵਜੂਦ ਅਤੇ ਉਸ ਦੀ ਸੋਧਵਾਦੀ ਲਾਈਨ ਦੇ ਇੱਕ ਦਮ ਨੰਗੇ 
ਰੂਪ “ਚ ਸਾਹਮਣੇ ਆ ਜਾਣ ਦੇ ਬਾਵਜੂਦ ਚੀਨੀ ਪਾਰਟੀ ਦੁਆਰਾ ਸਮਝੌਤੇ ਕਰਨਾ, 
ਬਹਿਸ ਨੂੰ ਖੁੱਲ੍ਹਾ ਨਾ ਕਰਨਾ ਅਤੇ ਸੋਧਵਾਦ ਦੇ ਵਿਰੁੱਧ ਸੈਘਰਸ਼ ਵਿੱਚ ਖੁੱਲ੍ਹਾ ਸੱਦਾ ਦੇ ਕੇ 
ਦੁਨੀਆਂ ਭਰ ਦੇ ਮਾਰਕਸਵਾਦੀਆਂ-ਲੈਨਿਨਵਾਦੀਆਂ ਨੂੰ ਲਾਮਬੰਦ ਕਰਨ ਵਿੱਚ ਸੱਤ 
ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਇਤਜ਼ਾਰ ਕਰਨਾ ਇੱਕ ਗੈਭੀਰ ਗਲਤੀ ਸੀ । ਜਿਸਨੇ 
ਰੂਸ ਵਿੱਚ, ਪੂਰੇ ਸੈਸਾਰ “ਚ ਅਤੇ ਇਥੋਂ ਤੱਕ ਕਿ ਚੀਨ ਅਦਰ ਸੋਧਵਾਦੀਆਂ ਅਤੇ 
ਪੂੰਜੀਵਾਦੀ ਸਮਰਥਕਾਂ ਨੂੰ ਬਾਹਰਮੁੱਖੀ ਤੌਰ “ਤੇ ਮੱਦਦ ਪਹੁੰਚਾਈ। ਇਸ ਨਾਲ ਸੈਸਾਰ 
ਕਮਿਊਨਿਸਟ ਲਹਿਰ ਨੂੰ ਗੈਭੀਰ ਨੁਕਸਾਨ ਹੋਇਆ। ਇਸ ਇਤਿਹਾਸਿਕ ਵਿੱਚਾਰਧਾਰਕ 
ਸੈਘਰਸ਼ ਵਿੱਚ ਸੈਘਰਸ਼ ਅਤੇ ਦੇਰੀ ਦੀ ਗਲਤੀ ਨੂੰ ਚੀਨ ਦੀ ਪਾਰਟੀ ਨੇ ਬਾਅਦ ਵਿੱਚ ਜਾ 
ਕੇ ਪ੍ਰਵਾਨ ਵੀ ਕੀਤਾ ਸੀ। 

ਸਾਡੀ ਇਹ ਪੱਕੀ ਰਾਇ ਹੈ ਕਿ ਜੇਕਰ ਖੁਰਸ਼ਚੇਵੀ ਸੋਧਵਾਦ ਦੇ ਵਿਰੁੱਧ ਫੌਰੀ, ਖੁੱਲੇ 
ਅਤੇ ਸਮਝੌਤਾਹੀਣ ਸੈਘਰਸ਼ ਦੀ ਅਤੇ ਕੌਮਾਂਤਰੀ ਕਮਿਊਨਿਸਟ ਭਾਈਚਾਰੇ ਵਿੱਚ 
“ਧਰੁਵੀਕਰਨ”ਦੀ ਸ਼ੁਰੂਆਤ ਹੋ ਜਾਂਦੀ ਤਾਂ ਹਾਲਤਾਂ ਕਮਿਊਨਿਸਟ ਇਨਕਲਾਬੀਆਂ ਲਈ 
ਜ਼ਿਆਦਾ ਅਨੁਕੂਲ ਹੁੰਦੀਆਂ। ਚੀਨ ਦੀ ਕਮਿਊਨਿਸਟ ਪਾਰਟੀ ਦੀ ਇਸ ਗੰਭੀਰ ਭੁੱਲ ਨੇ 
ਨਾ ਸਿਰਫ ਸੈਸਾਰ-ਪੱਧਰ “ਤ ਸਗੋਂ ਚੀਨ ਦੇ ਐਦਰ ਵੀ ਸੋਧਵਾਦੀ ਲੀਹ ਅਤੇ ਪੂਜੀਵਾਦੀ 
ਪ੍ਰਚਾਰਕਾਂ ਨੂੰ ਸਹਾਇਤਾ ਦਿੱਤੀ। ਵਰਨਣਯੋਗ ਹੈ ਕਿ ਠੀਕ ਇਸੇ ਸਮੇਂ ਚੀਨੀ ਪਾਰਟੀ ਦੇ 
ਅਦਰ ਵੀ ਦੋ ਲੀਹਾਂ ਦਰਮਿਆਨ ਸੈਘਰਸ਼ ਤੇਜ਼ ਰੂਪ ਵਿੱਚ ਜਾਰੀ ਸੀ ਅਤੇ 1956 ਦੀ 
ਅੱਠਵੀਂ ਕਾਂਗਰਸ ਵਿੱਚ ਤਾਂ ਸੋਧਵਾਦੀ ਲੀਹ ਹਾਵੀ ਹੋ ਹੀ ਗਈ ਸੀ। ਇਸਤੋਂ ਬਾਅਦ ਵੀ 
ਇਹ ਸੈਘਰਸ਼ ਲਗਾਤਾਰ ਤਿੱਖੇ ਰੂਪ ਵਿੱਚ ਜਾਰੀ ਰਿਹਾ, ਜਿਸਦੀ ਚਰਮ ਸੀਮਾ ਮਹਾਨ 
ਪ੍ਰਲੇਤਾਰੀ ਸੱਭਿਆਚਾਰਕ ਇਨਕਲਾਬ ਸੀ। ਲਿਊ-ਸ਼ਾਓ-ਚੀ ਦੀ ਅਗਵਾਈ ਵਾਲੋਂ 
ਪੂੰਜੀਵਾਦੀ ਸਮਰਥਕ ਗੁੱਟ ਨੂੰ ਖਰੁਸ਼ਚੇਵੀ ਸੋਧਵਾਦ ਤੋਂ ਲਗਾਤਾਰ ਹਰ ਪੱਧਰ “ਤੇ ਮੱਦਦ 
ਮਿਲਦੀ ਰਹੀ । ਸੈਸਾਰ ਪੱਧਰ “ਤੇ ਸੋਧਵਾਦ ਦੇ ਨਾਲ ਸਮਝੋਤਿਆਂ ਦੇ ਲੰਬੇ ਦੌਰ ਨੇ ਚੀਨ 
ਵਿੱਚ ਵੀ ਕਮਿਊਨਿਸਟ ਸਫ਼ਾਂ “ਚ ਭਰਮ ਪੈਦਾ ਕੀਤਾ, ਉਹਨਾਂ ਵਿੱਚ ਸੋਧਵਾਦ ਦੇ 
ਵਧਣ-ਫੁੱਲਣ ਦੀ ਪ੍ਰਕਿਰਿਆ ਵਿੱਚ ਮੱਦਦ ਪਹੁੰਚਾਈ ਅਤੇ ਇਨਕਲਾਬੀ ਅਤੇ ਸੋਧਵਾਦੀ 
ਲਾਈਨਾਂ ਵਿੱਚਲੀ ਵੌਡ ਰੇਖਾ ਨੂੰ ਧੁੰਦਲਾ ਕਰ ਦਿੱਤਾ। ਜਿਸਦਾ ਭਰਪੂਰ ਲਾਭ ਲਿਊ- 

(65) 


5।। 58000 4800 5॥10। 0 €00॥ ੧੧81085॥0॥੫/60118.60।। 


ਸ਼ਾਓ-ਚੀ, ਡੇਂਗ-ਸਿਆਓ-ਪਿਗ ਗਰੁੱਪ ਨੇ ਉਠਾਇਆ। 
ਪਹੁੰਚ ਅਤੇ ਢੰਗ ਇਸ ਤੋਂ ਵੱਖਰੇ ਸਨ। ਮਾਰਕਸ ਨੇ ਆਪਣੇ ਸਮੇਂ 'ਚ ਮਜ਼ਦੂਰ ਲਹਿਰ “ਚ 
ਪਰਾਈਆਂ ਧਾਰਾਵਾਂ-ਪ੍ਰਵਿਰਤੀਆਂ-ਰੁਝਾਨਾਂ ਦੇ ਸਾਹਮਣੇ ਆਉਂਦੇ ਹੀ ਉਹਨਾਂ ਦੇ ਵਿਰੱਧ 
ਖੁੱਲ੍ਹਾ-ਸਮਝੋਤਾ ਰਹਿਤ ਅਤੇ ਤੇਜ਼ ਸੈਘਰਸ਼ ਛੇੜਨ ਵਿੱਚ ਕਦੇ ਪਲ ਭਰ ਦੀ ਦੇਰੀ ਨਹੀਂ 
ਕੀਤੀ ਸੀ। ਉਹਨਾਂ ਨੇ ਵਿੱਚਾਰਧਾਰਕ ਸਮਝੰਤਿਆਂ ਦੀ ਕੀਮਤ ਦੇ ਕੇ ਜਥੇਬਦਕ ਏਕਤਾ 
ਨੂੰ ਕਾਇਮ ਰੱਖਣ ਦਾ ਯਤਨ ਕਦੇ ਨਹੀਂ ਕੀਤਾ । ਵਿੱਚਾਰਧਾਰਾ ਦੀ ਹਿਫ਼ਾਜ਼ਤ ਲਈ ਕੋਈ 
ਵੀ ਏਕਤਾ ਤੋੜ ਦੇਣ ਜਾਂ ਜਥੇਬਦੀ ਭੋਗ ਕਰ ਦੇਣ “ਚ ਉਹਨਾਂ ਨੇ ਨਾ ਤਾਂ ਕਦੇ ਕੋਈ 
ਝਿਜਕ ਦਿਖਾਈ ਅਤੇ ਨਾ ਕਦੇ ਦੇਰ ਕੀਤੀ। ਲੈਨਿਨ ਦੀ ਵੀ ਇਹੀ ਪਹੁੰਚ ਅਤੇ ਢੰਗ 
ਸੀ। ਸੋਧਵਾਦ ਵਿਰੁੱਧ ਸੈਘਰਸ਼ “ਚ ਇਕੱਲੇ ਰਹਿ ਜਾਣ ਦਾ ਖ਼ਤਰਾ ਉਠਾ ਕੇ ਵੀ ਲੈਨਿਨ 
ਨੇ ਹਮੇਸ਼ਾ ਹੀ ਤਿੱਖੇ ਸਮਝੌਤਾ ਰਹਿਤ ਸੈਘਰਸ਼ ਦਾ ਰਸਤਾ ਚੁਣਿਆ। ਰੂਸ “ਚ ਮਾਰਕਸਵਾਦ 
ਦੇ ਸੈਸਥਾਪਕ ਅਤੇ ਸਥਾਪਿਤ ਨੌਤਾ 'ਪਲੈਖਾਨੋਵ” ਦੇ ਵਿਰੁੱਧ ਤੁਰਤ ਹੀ ਸੈਘਰਸ਼ ਸ਼ੁਰੂ 
ਕਰਨ “ਚ ਉਹਨਾਂ ਨੇ ਕੋਈ ਝਿੱਜਕ ਨਹੀਂ ਦਿਖਾਈ ਸੀ । ਕੰਮਾਂਤਰੀ ਪੱਧਰ ਤੇ ਨਿਖੇੜੇ ਦਾ 
ਖ਼ਤਰਾ ਉਠਾ ਕੇ ਵੀ ਉਹਨਾਂ ਨੇ ਕਾਊਟਸਕੀ ਦੇ ਸੋਧਵਾਦ ਦੇ ਵਿਰੁੱਧ ਮੁਹਿੰਮ ਛੇੜ ਦੇਣ 
“ਚ ਜ਼ਰਾ ਵੀ ਝਿੱਜਕ ਜਾਂ ਦੁਬਿਧਾ ਨਹੀਂ ਦਿਖਾਈ ਅਤੇ ਜ਼ਰਾ ਵੀ ਦੇਰ ਨਹੀਂ ਕੀਤੀ। 
ਦੂਸਰੀ ਇੰਟਰਨੈਸ਼ਨਲ ਦੇ ਟੁੱਟ ਜਾਣ ਦੀ ਕੀਮਤ ਦੇ ਕੇ ਵੀ ਉਹਨਾਂ ਨੇ ਵਿੱਚਾਰਧਾਰਾ ਦੀ 
ਹਿਫ਼ਾਜ਼ਤ ਕੀਤੀ। ਇਤਿਹਾਸ ਨੇ ਵਿੱਚਾਰਧਾਰਾ ਦੀ ਸਰਵਉੱਚਤਾ ਅਤੇ ਸਮਝੋਤਾ ਰਹਿਤ 
ਵਿੱਚਾਰਧਾਰਕ ਸੈਘਰਸ਼ ਦੀ ਜ਼ਰੂਰਤ ਨੂੰ ਨਤੀਜਿਆਂ ਨਾਲ ਸਹੀ ਪ੍ਰਮਾਣਿਤ ਕਰ ਦਿੱਤਾ। 
ਮਾਓ ਨੇ ਵੀ ਮਹਾਨ ਬਹਿਸ ਸ਼ੁਰੂ ਕਰਨ ਵਿੱਚ ਕੋਈ ਦੇਰ ਦੀ ਗਲਤੀ ਦਾ ਨਿਚੋੜ ਕਢਦੇ 
ਹੋਏ ਸਾਰੀ ਦੁਨੀਆਂ ਦੇ ਕਮਿਊਨਿਸਟ ਇਨਕਲਾਬੀਆਂ ਨੂੰ ਇਹੀ ਸਲਾਹ ਦਿੱਤੀ ਕਿ 
ਉਹਨਾਂ ਨੂੰ ਸੋਧਵਾਦੀਆਂ ਅਤੇ ਧੂਜੀਵਾਦੀ ਰਾਹੀਆਂ ਦੇ ਵਿਰੁੱਧ ਸੈਘਰਸ਼ ਸ਼ੁਰੂ ਕਰਨ ਵਿੱਚ 
ਜ਼ਰਾ ਵੀ ਦੇਰ ਨਹੀਂ ਕਰਨੀ ਚਾਹੀਦੀ । ਪ੍ਰਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਇਹੀ 
ਸਿੱਖਿਆ ਹੈ। 

ਛੇਵੇਂ ਦਹਾਕੇ ਦੇ ਪਹਿਲੇ ਅੱਧ ਵਿੱਚ ਮਾਓ-ਜ਼ੇ-ਤੁੰਗ ਦੀ ਇੱਕ ਹੋਰ ਮਹੱਤਵਪੂਰਨ 
ਨੀਤੀਗਤ ਗਲਤੀ ਨੇ ਜਮਾਤੀ ਤਾਕਤਾਂ ਦੇ ਸੈਤੁਲਨ ਨੂੰ ਬੁਰਜੂਆਜ਼ੀ, ਪਾਰਟੀ ਅਤੇ 
ਰਾਜ ਵਿੱਚ ਮੌਜੂਦ ਪੂੰਜੀਵਾਦੀ ਰਾਹੀਆਂ ਦੇ ਪੱਖ ਵਿੱਚ ਕਰਨ ਵਿੱਚ ਮਹੱਤਵਪੂਰਨ 
ਭੂਮਿਕਾ ਨਿਭਾਈ । 'ਲੋਕਾਂ ਵਿੱਚਲੇ ਅਤਰ-ਵਿਰੋਧਾਂ ਨੂੰ ਸਹੀ ਢੰਗ ਨਾਲ ਹੱਲ ਕਰਨ ਬਾਰੇ 
ਨਾਮਕ ਆਪਣੀ ਕਲਾਸਕੀ ਕਿਰਤ “ਚ ਮਾਓ-ਜ਼ੇ-ਤੁੰਗ ਨੇ ਸਮਾਜਵਾਦੀ ਸਮਾਜ ਵਿੱਚ 
ਜਮਾਤੀ ਸੈਘਰਸ਼ ਦੀ ਮੌਜੂਦਗੀ ਅਤੇ ਸੈਗਰਾਂਦੀ ਦੌਰ ਦੀਆਂ ਸਮੱਸਿਆਵਾਂ ਦਾ ਤੀਖਣ 
ਵਿਸ਼ਲੇਸ਼ਣ ਪੇਸ਼ ਕੀਤਾ। ਇਸੇ “ਚ ਉਹਨਾਂ ਨੇ ਇਹ ਗਲਤ ਧਾਰਨਾ ਵੀ ਪੇਸ਼ ਕੀਤੀ ਕਿ 
ਚੀਨ “ਚ ਸਮਾਜਵਾਦੀ ਇਨਕਲਾਬ ਦੇ ਪੜਾਅ ਵਿੱਚ ਵੀ ਕੌਮੀ ਬੁਰਜੂਆਜ਼ੀ ਅਤੇ 
ਮਜ਼ਦੂਰ ਜਮਾਤ ਵਿਚਲੀ ਵਿਰੋਧਤਾਈ ਲੋਕਾਂ ਵਿਚਾਲੇ ਵਿਰੋਧਤਾਈ ਦੀ ਸ਼੍ਰੇਣੀ ਵਿੱਚ 
ਆਉਂਦੀ ਹੈ ਅਤੇ ਇਸਦਾ ਹੱਲ ਸ਼ਾਂਤੀਪੂਰਨ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। 

(66) 


5।। 58000 4800 5॥10। 0 €00॥ ੧੧8108੮॥0॥੫/60118.60।। 


ਉਹਨਾਂ ਨੇ ਦੱਸਿਆ ਕਿ ਸਾਡੀ ਨੀਤੀ ਕੌਮੀ ਬੁਰਜੂਆਜ਼ੀ ਪ੍ਰਤੀ ਏਕਤਾ ਕਾਇਮ ਕਰਨ, 
ਆਲੋਚਨਾ ਕਰਨ ਅਤੇ ਸਿੱਖਿਅਤ ਕਰਨ ਦੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਮਾਓ ਦਾ 
ਜੋਰ ਇਥੇ ਜਮਾਤਾਂ ਦੀ ਠੋਸ ਬਾਹਰਮੁੱਖੀ ਸਥਿਤੀ ਤੇ ਨਹੀਂ, ਬਲਕਿ ਅਤਰਮੁੱਖੀ ਇੱਛਾ ਤੇ 
ਜ਼ਿਆਦਾ ਹੈ। ਸਮਾਜਵਾਦ ਦੀ ਮੁੱਖ ਵਿਰੋਧਤਾਈ ਸਿਰਫ਼ ਕਿਰਤ ਅਤੇ ਸਰਮਾਏ ਦੇ ਵਿੱਚ 
ਹੀ ਹੋ ਸਕਦੀ ਹੈ ਅਤੇ ਇਸ ਦੁਸ਼ਮਣਾਨਾ ਵਿਰੋਧਤਾਈ ਦਾ ਸ਼ਾਂਤੀਪੂਰਨ ਹੱਲ ਇਕ 
ਅਤਰਮੁੱਖੀ ਇੱਛਾ ਤਾਂ ਹੋ ਸਕਦੀ ਹੈ ਪਰ ਸਮਾਜ ਵਿਕਾਸ ਵਿੱਚ ਬਾਹਰਮੁੱਖੀ ਨਿਯਮ ਇਸ 
ਨੂੰ ਅਸੈਭਵ ਬਣਾਉਂਦੇ ਹਨ । ਬੁਰਜੂਆਜ਼ੀ ਦਾ ਕੋਈ ਹਿੱਸਾ ਸਮਾਜਵਾਦੀ ਦੇ ਸੈਗਰਾਂਦੀ 
ਦੌਰ “ਚ ਮਿਹਨਤਕਸ਼ ਜਮਾਤਾਂ ਦਾ ਯੁੱਧਨੀਤਿਕ ਸਾਂਝੀਦਾਰ ਅਤੇ ਲੋਕਾਂ ਦਾ ਇਕ ਹਿੱਸਾ 
ਕਦੇ ਨਹੀਂ ਹੋ ਸਕਦਾ ਕਿਉਂਕਿ ਕੋਈ ਵੀ ਲੋਟੂ ਜਮਾਤ ਸਵੈ-ਇੱਛਾ ਨਾਲ ਆਪਣੀ ਹੋਂਦ 
ਦਾ ਖਾਤਮਾ ਕਬੂਲ ਨਹੀਂ ਕਰ ਸਕਦੀ । ਜਮਾਤੀ ਸੈਘਰਸ਼ ਅਤੇ ਸਮਾਜਵਾਦ ਬਾਰੇ ਮਾਰਕਸ 
ਤੋਂ ਲੈ ਕੇ ਖ਼ੁਦ ਮਾਓ ਤੱਕ ਦੀ ਇਹੀ ਸਿੱਖਿਆ ਹੈ। ਵਰਨਣਯੋਗ ਹੈ ਕਿ 1957 ਵਿੱਚ ਪੇਸ਼ 
ਮਾਓ ਦਾ ਇਹ ਸੂਤਰੀਕਰਨ ਖ਼ੁਦ ਉਹਨਾਂ ਦੁਆਰਾ 1952 ਵਿੱਚ ਪੇਸ਼ ਧਾਰਨਾ ਦੇ ਉਲਟ 
ਹੈ ਅਤੇ ਬਾਅਦ ਵਿੱਚ ਵੀ, ਖਾਸ ਕਰਕੇ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ 
ਦੌਰਾਨ ਉਹਨਾਂ ਨੇ ਬੁਰਜੂਆਜ਼ੀ ਵਿਰੁੱਧ ਜੀਣ ਮਰਨ ਦਾ ਸੈਘਰਸ਼ ਕਰਦੇ ਹੋਏ ਸਮਾਜਵਾਦ 
ਦੇ ਜਮਾਤੀ ਗੱਠਜੋੜ ਅਤੇ ਉਸ ਦੌਰਾਨ ਜਮਾਤੀ ਸੈਘਰਸ਼ ਦੇ ਖਾਸੇ ਬਾਰੇ ਇਕ ਤੋਂ 
ਜ਼ਿਆਦਾ ਵਾਰ ਜੋਰ ਦੇ ਕੇ ਜੋ ਧਾਰਨਾ ਪੇਸ਼ ਕੀਤੀ ਉਹ ਵੀ ਉਹਨਾਂ ਦੀ 1957 ਦੇ 
ਗਲਤ ਸੂਤਰੀਕਰਨ ਦਾ ਨਿਖੇਧ ਪੇਸ਼ ਕਰਦੀ ਸੀ । 6 ਜੂਨ 1952 ਨੂੰ ਚੀਨੀ ਕਮਿਊਨਿਸਟ 
ਪਾਰਟੀ ਦੀ ਕੇਂਦਰੀ ਕਮੇਟੀ ਦੇ ਸਾਂਝਾ ਮੋਰਚਾ ਵਿਭਾਗ ਦੁਆਰਾ ਪੇਸ਼ ਇਕ ਦਸਤਾਵੇਜ਼ ਦੇ 
ਖਰੜੇ 'ਤੇ ਆਲੋਚਨਾਤਮਕ ਟਿੱਪਣੀ ਕਰਦੇ ਹੋਏ ਮਾਓ ਨੇ ਲਿਖਿਆ ਸੀ, “ਜਗੀਰਦਾਰੀ 
ਅਤੇ ਨੌਕਰਸ਼ਾਹ ਪੂੰਜੀਪਤੀਆਂ ਦੀ ਸੱਤ੍ਹਾ ਨੂੰ ਉਖਾੜ ਦੇਣ ਤੋਂ ਬਾਅਦ, ਮਜ਼ਦੂਰ ਜਮਾਤ 
ਅਤੇ ਕੌਮੀ ਬੁਰਜੂਆਜ਼ੀ ਵਿੱਚਲੀ ਵਿਰੋਧਤਾਈ ਹੁਣ ਚੀਨ ਦੀ ਮੁੱਖ ਵਿਰੋਧਤਾਈ ਹੋ ਗਈ 
ਹੈ। ਇਸ ਲਈ ਹੁਣ ਕੌਮੀ ਬੁਰਜੂਆਜ਼ੀ ਨੂੰ ਮੱਧਵਰਗੀ ਜਮਾਤ ਦੇ ਰੂਪ “ਚ ਪ੍ਰਭਾਸ਼ਿਤ ਨਹੀਂ 
ਕੀਤਾ ਜਾਣਾ ਚਾਹੀਦਾ।” (ਮਾਓ-ਜ਼ੇ-ਤੰਗ, ਚੋਣਵੀਆਂ ਕਿਰਤਾਂ (ਅਗਰੇਜ਼ੀ ਸੈਸਕਰਣ) 
ਸੈਂਚੀ 5, ਪੈਨਾ 77)। 1957 ਤੋਂ ਪਹਿਲਾਂ ਇਕ ਤੋਂ ਜ਼ਿਆਦਾ ਵਾਰ ਉਹਨਾਂ ਨੇ ਦੱਸਿਆ 
ਸੀ ਕਿ ਸਮਾਜਵਾਦੀ ਤਬਦੀਲੀ ਦੇ ਸੈਘਰਸ਼ ਵਿੱਚ ਪੂਰੀ ਪੂਜੀਪਤੀ ਜਮਾਤ ਵਿਰੁੱਧ ਲੋਕਾਂ 
ਨੂੰ ਸੈਘਰਸ਼ ਕਰਨਾ ਪਵੇਗਾ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਸ਼ੁਰੂ ਹੋਣ ਤੋਂ 
ਪਹਿਲਾਂ ਅਤੇ ਉਸ ਦੇ ਦੌਰਾਨ ਵੱਖ-ਵੱਖ ਲੇਖਾਂ ਅਤੇ ਦਸਤਾਵੇਜ਼ਾਂ ਵਿੱਚ ਇਸ ਗੱਲ ਨੂੰ 
ਇਕਦਮ ਸਪੱਸ਼ਟ ਅਤੇ ਠੋਸ ਰੂਪ ਵਿੱਚ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਖੁਦ ਮਾਓ ਦੀਆਂ 
ਹੀ ਪਹਿਲਾਂ ਅਤੇ ਬਾਅਦ ਦੀਆਂ ਪੋਜ਼ੀਸ਼ਨਾਂ ਦੇ ਪ੍ਰਤੀਕੂਲ 1957 ਦਾ ਸੂਤਰੀਕਰਨ 
ਸਮਾਜਵਾਦੀ ਇਨਕਲਾਬ ਦੇ ਜਮਾਤੀ ਗੱਠਜੋੜ ਦੀ ਇਕ ਗਲਤ ਸਮਝਦਾਰੀ ਅਤੇ 
ਪੂਜੀਪਤੀ ਜਮਾਤ ਦੇ ਪ੍ਰਤੀ ਇਕ ਸਮਝੋਤੇ ਦਾ ਨਜ਼ਰੀਆ ਪੇਸ਼ ਕਰਦਾ ਹੈ। ਇਹ ਸਮਾਜਵਾਦੀ 
ਜਮਾਤ ਵਿੱਚ ਇਕ ਤਰ੍ਹਾਂ ਦੀ ਆਤਮਸੈਤੁਸ਼ਟੀ ਅਤੇ ਢਿੱਲਾਪਣ ਪੈਦਾ ਕਰਦਾ ਹੈ ਅਤੇ 
(67) 


5।। 58000 4800 5॥10। 0 ੬00੧ ੧੧81085॥0॥੫/60118.60।। 


ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਦੁਸ਼ਮਣ ਪ੍ਰਤੀ ਰੋਹ ਅਤੇ ਮਜ਼ਦੂਰ ਜਮਾਤ ਅਤੇ 
ਕਮਿਊਨਿਸਟਾਂ ਦੀ ਇਨਕਲਾਬੀ ਚੌਕਸੀ ਅਤੇ ਸਾਵਧਾਨੀ ਨੂੰ ਕਮਜ਼ੋਰ ਕਰਦਾ ਹੈ। 
ਜਮਾਤੀ ਸੈਘਰਸ਼ ਦੌਰਾਨ ਲਾਜ਼ਮੀ ਤੌਰ ਤੇ ਹਰ ਅਜਿਹੇ ਸਮਝੌਤੇ ਦੀ ਪਾਈ-ਪਾਈ. ਰੱਤੀ- 
ਰੱਤੀ ਕੀਮਤ ਦੇਣੀ ਪੈਂਦੀ ਹੈ ਅਤੇ ਚੀਨ “ਚ ਵੀ ਅਜਿਹਾ ਹੀ ਹੋਇਆ। ਖਾਸ ਤੌਰ 'ਤੇ 
ਮਾਓ ਨੇ ਇਹ ਸਮਝੰਤਾ ਉਸ ਦੌਰ ਵਿੱਚ ਕੀਤਾ ਜਦੋਂ ਸੈਸਾਰ ਪੱਧਰ 'ਤੇ ਖੁਰਸ਼ਚੇਵੀ 
ਸੋਧਵਾਦ ਆਪਣੀਆਂ ਜੜਾਂ ਜਮਾਕੇ ਖ਼ਤਰਨਾਕ ਹਮਲਾਵਰ ਰੁਖ ਅਖਤਿਆਰ ਕਰ ਚੁੱਕਾ 
ਸੀ ਅਤੇ ਚੀਨ ਦੀ ਪਾਰਟੀ ਵਿੱਚ ਵੀ ਸੋਧਵਾਦੀ ਲੀਹ ਪਾਰਟੀ “ਤੇ ਗਲਬੇ ਲਈ ਜੀ-ਤੋੜ 
ਕੋਸ਼ਿਸ਼ ਕਰ ਰਹੀ ਸੀ। 1956 ਵਿੱਚ ਹੋਈ ਅੱਠਵੀਂ ਕਾਂਗਰਸ ਦੌਰਾਨ ਤਾਂ ਮੁੱਖ ਤੌਰ “ਤੇ 
ਸੋਧਵਾਦੀ ਲੀਹ ਹੀ ਪਾਰਟੀ “ਤੇ ਹਾਵੀ ਸੀ। ਅਜਿਹੀ ਸਥਿਤੀ “ਚ ਕੌਮੀ ਬੁਰਜੂਆਜ਼ੀ 
ਪ੍ਰਤੀ ਏਕਤਾ ਕਾਇਮ ਕਰਨ, ਉਹਨਾਂ ਨੂੰ ਸਮਝਾਉਣ ਅਤੇ ਸਿੱਖਿਅਤ ਕਰਨ ਦੀ ਨੀਤੀ 
ਨੇ ਜ਼ਾਹਿਰਾ ਤੌਰ “ਤੇ ਪੂਜੀਵਾਦੀ ਰਾਹੀਆਂ ਨੂੰ ਇਹ ਮੌਕਾ ਦਿੱਤਾ ਕਿ ਉਹ ਸਮਾਜਵਾਦੀ 
ਤਬਦੀਲੀ ਦੀਆਂ ਸਹੀ ਨੀਤੀਆਂ ਦਾ ਵਿਰੋਧ ਕਰਨ ਲਈ, ਬੁਰਜੂਆਜ਼ੀ ਦੀ ਹਿਫ਼ਾਜ਼ਤ 
ਦੇ ਲਈ ਅਤੇ ਉਸਨੂੰ ਤਾਕਤ ਦੇਣ ਲਈ ਇਸ ਗਲਤ ਨੀਤੀ ਦਾ ਪ੍ਰਯੋਗ ਕਰਨ । ਇਸ 
ਰਹਾਂ ਮਾਓ ਦੀ ਇਸ ਰੀਭੀਰ ਭੁੱਲ ਨੇ ਜਮਾਤੀ ਤਾਕਤਾਂ ਦੇ ਸੈਤੁਲਨ ਨੂੰ ਬੁਰਜੁਆਜ਼ੀ ਦੇ 
ਪੱਖ “ਚ ਬਦਲਣ ਵਿੱਚ ਅਤੇ ਪੂੰਜੀਵਾਦੀ ਮੁੜ ਬਹਾਲੀ ਦੀ ਲਾਈਨ ਦਾ ਆਧਾਰ 
ਮਜ਼ਬੂਤ ਕਰਨ ਵਿੱਚ ਬਾਹਰਮੁੱਖੀ ਤੌਰ “ਤੇ ਮੱਦਦ ਪਹੁੰਚਾਈ । 
ਚੀਨ ਦੀ ਕਮਿਊਨਿਸਟ ਪਾਰਟੀ ਦੁਆਰਾ ਪ੍ਰਯੋਗਾਂ ਦੌਰਾਨ ਹੋਈਆਂ ਸਾਰੀਆਂ 
ਗਲਤੀਆਂ ਦਾ ਵਿਸ਼ਲੇਸ਼ਣ ਅਤੇ ਉਹਨਾਂ ਬਾਰੇ ਐਤਿਮ ਨਤੀਜਿਆਂ ਤੱਕ ਪਹੁੰਚਣਾ ਅੱਜ 
ਸੈਭਵ ਨਹੀਂ ਹੈ, ਪਰ ਸਾਡੀ ਸਮਝ “ਚ ਕੁਝ ਅਜਿਹੀਆਂ ਗਲਤੀਆਂ ਜ਼ਰੂਰ ਰਹੀਆਂ ਹਨ 
ਜਿੰਨ੍ਹਾਂ ਨੇ ਪੂੰਜੀਵਾਦੀ ਮੁੜ ਬਹਾਲੀ ਦੀਆਂ ਹਾਲਤਾਂ ਤਿਆਰ ਕਰਨ ਵਿੱਚ ਮਦਦ 
ਪਹੁੰਚਾਈ। ਇਹਨਾਂ ਸਾਰੀਆਂ ਗਲਤੀਆਂ ਦੇ ਸਰੋਤਾਂ ਅਤੇ ਨਤੀਜਿਆਂ ਦੀ ਵਿਸਥਾਰ 
ਸਹਿਤ ਚਰਚਾ ਇਕ ਵੱਖਰੇ ਲੇਖ਼ ਦਾ ਵਿਸ਼ਾ ਹੈ। ਨਾਲ ਹੀ ਇਹਨਾਂ ਦੇ ਬਾਰੇ “ਚ ਅਤਿਮ 
ਰੂਪ “ਚ ਨਤੀਜਿਆਂ ਤੱਕ ਅੱਜ ਨਹੀਂ ਪਹੁੰਚਿਆ ਜਾ ਸਕਦਾ ਕਿਉਂਕਿ ਨਾਂ ਤਾਂ ਉਸ ਸਮੇਂ 
ਦੀਆਂ ਹਾਲਤਾਂ ਦੇ ਵਿਸਥਾਰਿਤ ਤੱਥ ਮੁੱਹਟੀਆ ਹਨ, ਨਾ ਹੀ ਵਿਕਸਿਤ ਪੱਧਰ ਦੇ 
ਸਮਾਜਿਕ ਪੁਯੋਗਾਂ ਦੇ ਤਜ਼ਰਬਿਆਂ 'ਚੋਂ ਲੰਘੇ ਬਿਨਾਂ ਉਹਨਾਂ ਬਾਰੇ ਕੋਈ ਅਨੁਮਾਨ ਲਾ 
ਸਕਣਾ ਸੈਭਵ ਹੈ। ਫਿਰ ਵੀ ਕੁੱਝ ਅਜਿਹੇ ਸਵਾਲ ਹਨ ਜਿਨ੍ਹਾਂ “ਤੇ ਦੁਨੀਆਂ ਦੇ 
ਕਮਿਊਨਿਸਟ ਇਨਕਲਾਬੀਆਂ ਨੂੰ ਰਭੀਰਤਾ ਨਾਲ ਸੋਚਣਾ ਪਵੇਗਾ । ਅਸੀਂ ਸਿਰਫ਼ ਉਹਨਾਂ 
ਦਾ ਵਰਨਣ ਕਰਾਂਗੇ ਅਤੇ ਮੋਟੇ ਤੌਰ “ਤੇ ਉਹਨਾਂ 'ਤੇ ਆਪਣੇ ਵਿੱਚਾਰ ਸੈਖੇਪ “ਚ ਰੱਖਾਂਗੇ। 
ਪੂਰੀ ਵਿਕਾਸ ਪ੍ਰਕ੍ਰਿਆ ਦੀ ਚਰਚਾ ਅਤੇ ਵਿਸ਼ਲੇਸ਼ਣ ਦੇ ਬਿਨਾਂ ਵਿਅਕਤੀਆਂ ਦੇ 
ਮੁਲਾਂਕਣ ਦੀ ਚੀਨੀ ਪਾਰਟੀ ਦੀ ਵਿਧੀ ਨੂੰ ਅਸੀਂ ਗਲਤ ਮੰਨਦੇ ਹਾਂ। ਦਵੰਦਵਾਦੀ- 
ਪ੍ਣਾਲੀ ਵਿਗਿਆਨ ਦਾ ਇਹ ਤਕਾਜ਼ਾ ਹੈ ਕਿ ਕਿਸੇ ਘਟਨਾ, ਜਾਂ ਵਿਅਕਤੀ ਦਾ 
ਮੁਲਾਂਕਣ ਉਸਦੀ ਪੂਰੀ ਇਤਿਹਾਸਿਕ ਵਿਕਾਸ ਪ੍ਰਕਿਰਿਆ ਦੇ ਨਾਲ ਪੇਸ਼ ਕੀਤਾ ਜਾਵੇ। 
ਪਲੈਖ਼ਾਨੋਵ ਜਾਂ ਕਾਊਟਸਕੀ ਦਾ ਮੁਲਾਂਕਣ ਲੈਨਿਨ ਇਸੇ ਢੌਗ ਨਾਲ ਪੇਸ਼ ਕਰਦੇ ਹਨ। 
(68) 


5।। 58000 4800 5॥10। 0 €00॥ ੧੧81085॥0॥੫960118.60।। 


ਪਰ ਲਿਊ-ਸ਼ਾਓ-ਚੀ ਜਾਂ ਲਿਨ ਪਿਆਓ ਦੇ ਮੁਲਾਂਕਣ ਜਾਂ ਚੀਨੀ ਪਾਰਟੀ ਦੁਆਰਾ ਪੇਸ਼ 
ਹੋਰ ਮੁਲਾਂਕਣ ਵਿਧੀਆਂ ਵਿੱਚ ਇਸ ਪਹੁੰਚ ਦੀ ਅਣਹੋਂਦ ਦਿਖਾਈ ਦਿੰਦੀ ਹੈ। 

ਨੌਵੀਂ ਕਾਂਗਰਸ ਵਿੱਚ ਪਾਸ ਪਾਰਟੀ ਦੇ ਸੈਵਿਧਾਨ ਵਿੱਚ ਅਸੀਂ ਲਿਨ-ਪਿਆਓ ਨੂੰ 
ਮਾਓ ਦਾ ਯੋਗ-ਉਤਰਾਧਿਕਾਰੀ ਐਲਾਨੇ ਜਾਣ ਦੇ ਫੈਸਲੇ ਨੂੰ ਗਲਤ ਮਨਦੇ ਹਾਂ। ਕਿਸੇ 
ਵੀ ਵਿਅਕਤੀ ਨੂੰ ਉਤਰਾਧਿਕਾਰੀ ਐਲਾਨਿਆ ਜਾਣਾ ਮਾਰਕਸਵਾਦ-ਲੈਨਿਨਵਾਦ ਦੇ 
ਅਸੂਲਾਂ ਦੇ ਨਾਲ ਮੇਲ ਨਹੀਂ ਖਾਂਦਾ। 

ਚੀਨ ਦੀ ਪਾਰਟੀ ਦਾ ਵਰਨਣ ਪਾਰਟੀ ਦਸਤਾਵੇਜ਼ਾਂ ਅਤੇ ਲੇਖਾਂ ਵਿੱਚ ਕਈ ਵਾਰ 
“ਮਹਾਨ ਗੌਰਵਸ਼ਾਲੀ ਅਤੇ ਸਹੀ ਚੀਨੀ ਕਮਿਊਨਿਸਟ ਪਾਰਟੀ” ਕਹਿ ਕੇ ਕੀਤਾ ਗਿਆ 
ਹੈ। ਉਸ ਨੂੰ ਮਹਾਨ ਅਤੇ ਗੌਰਵਸ਼ਾਲੀ ਕਹਿਣਾ ਇਕ ਗੱਲ ਹੈ, ਪਰ ਕਿਸੇ ਵੀ ਪਾਰਟੀ ਨੂੰ 
ਸਹੀ ਐਲਾਨ ਦੇਣਾ ਗੈਰ ਦਵਦਆਤਮਕ ਪਹੁੰਚ ਅਤੇ ਵਿੱਚਾਰਵਾਦੀ ਦਿਸ਼ਟੀਕੋਣ ਦਾ 
ਲੱਛਣ ਹੈ। 

ਇਕ ਖਾਸ ਦੌਰ ਵਿੱਚ ਸੋਵੀਅਤ ਸਮਾਜਿਕ ਸਾਮਰਾਜ ਦੇ ਵਿਰੁੱਧ ਆਪਣੇ ਸੈਘਰਸ਼ 
ਵਿੱਚ ਹਮੇਸ਼ਾ ਸਹੀ ਹੁੰਦੇ ਹੋਏ ਵੀ ਅਲੱਗ-ਅਲੱਗ ਦੇਸ਼ਾਂ “ਚ ਚਲ ਰਹੇ ਸੈਘਰਸ਼ਾਂ ਵਿੱਚ ਉਥੋਂ 
ਦੀ ਮੁੱਖ ਵਿਰੋਧਤਾਈ ਅਤੇ ਸੈਪੂਰਨ ਸਥਿਤੀ ਦੀ ਗਲਤ ਪੇਸ਼ਕਾਰੀ ਕਾਰਨ ਅਤੇ ਸੋਵੀਅਤ 
ਸਾਮਰਾਜਵਾਦ ਦੇ ਹਮਲਾਵਰ ਹੋਣ ਨੂੰ ਬਹੁਤ ਵਧਾ ਚੜ੍ਹਾ ਕੇ ਅਗਣ ਦੇ ਕਾਰਨ ਵੀ 
ਚੀਨੀ ਲੀਡਰਸ਼ਿਪ ਤੋਂ ਕੁੱਝ ਭੁੱਲਾਂ ਹੋਈਆਂ। ਇਸ ਵਿੱਚ ਖਾਸ ਤੌਰ 'ਤੇ ਉਸ ਦੌਰ ਵਿੱਚ 
ਅਮਰੀਕੀ ਸਾਮਰਾਜਵਾਦ ਦੇ ਪ੍ਰਤੀ ਨਰਮੀ ਵਰਤਣ ਦੀ ਭੁੱਲ ਨੂੰ ਰੇਖਾਂਕਿਤ ਕੀਤਾ ਜਾ 
ਸਕਦਾ ਹੈ। 

ਕੌਮਾਂਤਰੀ ਹਾਲਤਾਂ ਨੂੰ ਐਗਦੇ ਹੋਏ ਦੂਜੀ ਸੈਸਾਰ ਜੈਗ ਦੇ ਸਮ ਨੂੰ “ਸਾਮਰਾਜਵਾਦ 
ਦੇ ਪੂਰਨ ਨਾਸ਼ ਅਤੇ ਮਜ਼ਦੂਰ ਇਨਕਲਾਬਾਂ ਦਾ ਯੁੱਗ” (੬੩ ੦ ੧0੩! 00180086 08 
॥106815। ੧੧0 ਗਿ੦€1318। ੧੦੪000015) ਦੇ ਰੂਪ “ਚ ਪੇਸ਼ ਕਰਨਾ ਵੀ ਅਸੀਂ 
ਗਲਤ ਮੇਨਦੇ ਹਾਂ। ਸੈਸਾਰ ਹਾਲਤਾਂ ਦੇ ਬਾਅਦ ਦੇ ਵਿਕਾਸ ਨੇ ਵੀ ਇਸ ਪੇਸ਼ਕਾਰੀ ਨੂੰ 
ਗਲਤ ਸਿੱਧ ਕੀਤਾ ਹੈ। ਸਾਡੀ ਇਹ ਧਾਰਨਾ ਹੈ ਕਿ ਦੂਜੀ ਸੈਸਾਰ ਜੋਗ ਦੇ ਸਮੇਂ ਵਿੱਚ ਕੁੱਝ 
ਅਤਿਐਤ ਮਹੱਤਵਪੂਰਨ ਬੁਨਿਆਦੀ ਬਦਲਾਅ, ਸਾਮਰਾਜਵਾਦ ਦੀਆਂ ਕੁੱਝ ਮਹੱਤਵਪੂਰਨ 
ਹਾਰਾਂ ਅਤੇ ਗੈਭੀਰ ਐਦਰੂਨੀ ਸੈਕਟਾਂ ਦੇ ਨਵੇਂ ਦੌਰ ਦੀ ਸ਼ੁਰੂਆਤ ਦੇ ਬਾਵਜੂਦ ਅਸੀਂ ਹੁਣ 
ਵੀ ਸਾਮਰਾਜਵਾਦ ਅਤੇ ਮਜ਼ਦੂਰ ਇਨਕਲਾਬਾਂ ਦੇ ਯੁੱਗ “ਚ ਜੀ ਰਹੇ ਹਾਂ, ਜਿਵੇਂ ਕਿ 
ਲੈਨਿਨ ਨੇ ਇਸ ਨੂੰ ਪੇਸ਼ ਕੀਤਾ ਸੀ। ਇਸ ਨੂੰ ਸਾਮਰਾਜਵਾਦ ਦੇ ਪੂਰਨ ਖਾਤਮੇ ਦੇ ਇਕ 
ਨਵੇਂ ਯੁੱਗ ਦੇ ਰੂਪ “ਚ ਪੇਸ਼ ਕਰਨਾ ਸਹੀ ਨਹੀਂ ਹੈ। 

ਲੈਨਿਨ ਨੇ ਪੈਰਿਸ ਕਮਿਊਨ ਦੇ ਮਾਡਲ ਨੂੰ ਮਜ਼ਦੂਰ ਰਾਜ ਦੇ ਆਦਰਸ਼ ਦੇ ਰੂਪ “ਚ 
ਪੇਸ਼ ਕਰਦੇ ਹੋਏ ਲਗਾਤਾਰ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਇਕ ਕੇਂਦਰੀਕ੍ਰਿਤ ਢਾਂਚਾ 
ਮਜ਼ਦੂਰ ਰਾਜ ਦਾ ਆਦਰਸ਼ ਰੂਪ ਨਹੀਂ ਹੋ ਸਕਦਾ । ਇਨ੍ਹਾਂ ਅਰਥਾਂ “ਚ ਏਂਗਲਜ਼ ਦਾ ਇਹ 
ਕਹਿਣਾ ਬਿਲਕੁਲ ਠੀਕ ਸੀ ਕਿ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਸਖ਼ਤ ਸ਼ਾਬਦਿਕ 
ਅਰਥਾਂ “ਚ ਰਾਜ ਨਹੀਂ ਹੁੰਦਾ । ਲੈਨਿਨ ਨੇ ਵੀ ਮਜ਼ਦੂਰ ਰਾਜ ਵਿੱਚ ਅ-ਰਾਜ (00 8) 


(69) 


5।। 58000 4800 5॥10। 0 €00॥ ੧੧81085॥0॥੫/60118.60।। 


ਦੇ ਤੱਤ ਦੀ ਹੋਂਦ ਨੂੰ ਰੇਖਾਂਕਿਤ ਕੀਤਾ ਸੀ। ਇਸ ਲਈ ਲੈਨਿਨ ਦਾ ਜ਼ੋਰ ਲਗਾਤਾਰ ਇਸ 
ਗੱਲ “ਤੇ ਰਿਹਾ ਕਿ ਫੈਸਲੇ ਅਤੇ ਰਾਜ ਦੇ ਹੋਰ ਕੌਮਾਂ ਦੀ ਪੁਕਿਰਿਆ ਵਿੱਚ ਜ਼ਿਆਦਾਤਰ 
ਸੈਭਵ ਸੀਮਾ ਤੱਕ ਵਿਆਪਕ ਮਿਹਨਤਕਸ਼ ਲੋਕਾਈ ਦੀ ਹਿੱਸੇਦਾਰੀ ਹੋਣੀ ਚਾਹੀਦੀ ਹੈ 
ਅਤੇ ਪਾਰਟੀ ਦੀ ਭੂਮਿਕਾ ਵੱਧ ਤੋਂ ਵੱਧ ਇਕ ਸਿਆਸੀ ਰਾਹ-ਦਸੇਰੇ ਅਤੇ ਸਿਆਸੀ 
ਆਗੂ ਤਾਕਤ ਦੇ ਰੂਪ “ਚ ਸੀਮਤ ਹੋਣੀ ਚਾਹੀਦੀ ਹੈ। ਵਿਆਪਕ ਜਨਤਾ ਦੀ ਚੇਤਨਾ 
ਉੱਨਤ ਹੁੰਦੇ ਜਾਣ ਦੇ ਨਾਲ ਹੀ ਸੁਚੇਤ ਯਤਨਾਂ ਦੁਆਰਾ ਉਸਦੀ ਪਹਿਲ ਕਦਮੀ ਅਤੇ 
ਸਿਰਜਣਾਤਮਕਤਾ ਨੂੰ ਸੈਸਥਾਗਤ ਰੂਪ ਦੇ ਕੇ ਮਜ਼ਦੂਰ ਸੱਤ੍ਰਾ ਦੇ ਵਿਆਪਕ ਆਧਾਰ ਦਾ 
ਨਿਰਮਾਣ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਕਰਕੇ ਹੀ ਸੋਵੀਅਤ ਰੂਸ ਵਿੱਚ ਉਸ 
ਸਮੇਂ ਕਾਇਮ ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਵਿੱਚ ਨਿਹਿਤ ਬੁਰਜੂਆ ਬੁਰਾਈਆਂ ਅਤੇ 
ਨੌਕਰਸ਼ਾਹਾਨਾ ਰੁਝਾਨਾਂ ਦਾ ਲੜੀਬੱਧ ਖਾਤਮਾ ਕੀਤਾ ਜਾ ਸਕਦਾ ਸੀ। ਇਸੇ ਉਦੇਸ਼ ਨੂੰ 
ਧਿਆਨ ਵਿੱਚ ਰੱਖ ਰੱਖ ਕੇ ਲੈਨਿਨ ਸੋਵੀਅਤਾਂ ਨੂੰ ਪੈਰਿਸ ਕਮਿਊਨ ਦੇ ਇਕ ਨਵੇਂ ਸੈਸਕਰਣ 
ਦੇ ਰੂਪ ਵਿੱਚ ਦੇਖਦੇ ਸਨ ਅਤੇ ਉਸ ਨੂੰ ਫ਼ੈਸਲੇ ਅਤੇ ਨੀਤੀ ਨਿਰਧਾਰਨ ਦੀ ਜ਼ਿਆਦਾ ਤੋਂ 
ਜ਼ਿਆਦਾ ਤਾਕਤ ਦੇਣ ਅਤੇ ਮਜ਼ਦੂਰ ਸੱਤ੍ਰਾ ਦੀ ਬੁਨਿਆਦੀ ਇਕਾਈ ਦੇ ਰੂਪ ਵਿੱਚ 
ਢਾਲਣ ਦੇ ਹੱਕ ਵਿੱਚ ਸਨ, ਜਿਥੇ ਜਨਤਾ ਪ੍ਰਤੱਖ ਰੂਪ “ਚ ਸ਼ਾਸਨ ਆਪਣੇ ਹੱਥਾਂ “ਚ 
ਲੈਨਿਨ ਦੀ ਇਹ ਪਹੁੰਚ ਸਿਰਫ਼ ਸੋਵੀਅਤਾਂ ਦੇ ਮਾਮਲੇ ਤੱਕ ਹੀ ਸੀਮਤ ਨਹੀਂ ਸੀ। 
ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਮਜ਼ਦੂਰ ਜਮਾਤ ਦੀ ਸੱਤ੍ਰਾ ਪੂਰੀ ਤਰ੍ਹਾਂ ਕਾਇਮ ਹੋ 
ਜਾਣ ਦੇ ਬਾਅਦ ਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਦੇ ਕੁੱਝ ਮਹੱਤਵਪੂਰਨ ਪੱਖਾਂ ਨੂੰ ਛੱਡ 
ਕੇ ਸਾਰੇ ਵਿਸ਼ਿਆਂ ਨੂੰ ਜਨਤਾ ਵਿੱਚ ਖੁੱਲਾ ਕਰ ਦੇਣਾ ਚਾਹੀਦਾ ਹੈ। ਫੈਸਲੇ ਦੀ ਪੁਕਿਰਿਆ 
ਵਿੱਚ ਵਿਆਪਕ ਜਨਤਾ ਦੀ ਪੂਰਨ ਹਿੱਸੇਦਾਰੀ ਅਤੇ ਪੂਰਨ ਜਮਹੂਰੀਅਤ ਦਾ ਸਹੀ ਰੂਪ 
ਸਿਰਫ਼ ਤਾਂ ਹੀ ਮੂਰਤੀਮਾਨ ਹੋ ਸਕਦਾ ਸੀ। 

ਇਹ ਇਕ ਧਿਆਨ ਦੇਣ ਯੋਗ ਸਵਾਲ ਹੈ ਕਿ ਆਖਿਰ ਕਿਓ' ਮਹਾਨ ਪ੍ਰੋਲੇਤਾਰੀ 
ਸੱਭਿਆਚਾਰਕ ਇਨਕਲਾਬ ਦੇ ਦੌਰ ਤੱਕ ਪਹੁੰਚ ਜਾਣ ਦੇ ਬਾਅਦ ਵੀ ਫ਼ੈਸਲੇ ਦੀ 
ਪ੍ਰਕ੍ਰਿਆ ਵਿੱਚ ਜਨਤਾ ਦੀ ਇਸ ਪੱਧਰ ਤੱਕ ਦੀ ਹਿੱਸੇਦਾਰੀ ਦੇ ਉਦੇਸ਼ ਨੂੰ ਚੀਨ ਵਿੱਚ 
ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ? ਰੱਖਿਆ 'ਤੇ ਵਿਦੇਸ਼ ਮਾਮਲਿਆਂ ਦੇ 
ਕੁੱਝ ਮਹੱਤਵਪੂਰਨ ਪੱਖਾਂ ਨੂੰ ਛੱਡ ਕੇ ਹੋਰ ਸਾਰੇ ਮਾਮਲਿਆਂ ਤੇ ਬਹਿਸ ਅਤੇ ਫ਼ੈਸਲੇ ਦੀ 
ਪ੍ਰਕ੍ਿਆ ਨੂੰ ਪੂਰੀ ਜਨਤਾ ਵਿੱਚ ਖੁੱਲਾ ਕਰਨ ਅਤੇ ਇਸ ਵਿੱਚ ਉਸਦੀ ਹਿੱਸੇਦਾਰੀ 
ਵਧਾਉਂਦੇ ਜਾਣ ਦਾ ਕੰਮ ਚੀਨ ਦੀ ਪਾਰਟੀ ਨੇ ਕਿਉ ਨਹੀਂ ਕੀਤਾ, ਇਹ ਇਕ 
ਵਿੱਚਾਰਨਯੋਗ ਸਵਾਲ ਹੈ। ਪਰ ਇਨਾ ਤੈਅ ਹੈ ਕਿ ਅਜਿਹਾ ਨਾ ਕਰਨ ਦੇ ਨਤੀਜੇ 
ਸਮਾਜਵਾਦ ਦੇ ਪ੍ਰਤੀਕੂਲ ਸਿੱਧ ਹੋਏ। 

ਲੈਨਿਨ ਨੇ ਜਿਸ ਤਰ੍ਹਾਂ ਪੈਰਿਸ ਕਮਿਊਨ ਦੇ ਦੌਰਾਨ ਸਥਾਪਿਤ ਕਮਿਊਨਾਂ ਦੇ 
ਮਾਡਲ ਤੋਂ ਸੋਵੀਅਤਾਂ ਦੀ ਇਤਿਹਾਸਿਕ ਹੂ-ਬਹੂ ਪੇਸ਼ਕਾਰੀ ਕੀਤੀ ਸੀ, ਉਵੇਂ ਹੀ ਮਹਾਨ 
ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਦੌਰਾਨ ਸਥਾਪਿਤ ਇਨਕਲਾਬੀ ਕਮੇਟੀਆਂ ਨੂੰ 


(70) 


5।। 58000 4800 5॥10। 0 ੬00੧ ੧੧81085॥0॥੫960118.60।। 


ਵੀ ਕਮਿਊਨਾਂ ਦੇ ਮਾਡਲ “ਤੇ ਹੀ ਕਾਇਮ ਕੀਤਾ ਗਿਆ ਸੀ । ਸੱਭਿਆਚਾਰਕ ਇਨਕਲਾਬ 
ਦੌਰਾਨ ਪੈਰਿਸ ਕਮਿਊਨ ਦੇ ਮਾਡਲ ਨੂੰ ਵਿਆਪਕ ਰੂਪ ਨਾਲ ਅਤੇ ਜੋਰ ਦੇ ਕੇ ਇਕ 
ਆਦਰਸ਼ ਦੇ ਰੂਪ “ਚ ਪੁਚਾਰਿਤ ਕੀਤਾ ਗਿਆ ਸੀ ਅਤੇ ਇਹ ਇੱਕ ਦਮ ਸਹੀ ਸੀ, 
ਕਿਉਂਕਿ ਪੂੰਜੀਵਾਦੀ ਮੁੜ ਬਹਾਲੀ ਨੂੰ ਰੋਕਣ ਦਾ ਇਕੋ-ਇਕ ਕਾਰਗਰ ਢੰਗ ਸ਼ਾਸਨ 
ਅਤੇ ਫ਼ੈਸਲੇ ਦੀ ਪ੍ਰਕਿਆ ਵਿੱਚ ਜਨਤਾ ਦੀ ਪ੍ਰਤੱਖ ਹਿੱਸੇਦਾਰੀ ਜ਼ਿਆਦਾ ਤੋਂ ਜ਼ਿਆਦਾ 
ਕਾਇਮ ਕਰਕੇ ਮਜ਼ਦੂਰ ਰਾਜ ਦੇ ਆਧਾਰਾਂ ਨੂੰ ਵਿਸਥਾਰਿਤ ਕਰਨਾ ਹੀ ਹੋ ਸਕਦਾ ਸੀ। 
ਸੱਭਿਆਚਾਰਕ ਇਨਕਲਾਬ ਦੇ ਆਰੈਭਿਕ ਦੌਰ ਵਿੱਚ ਇਨਕਲਾਬੀ ਕਮੇਟੀਆਂ ਦੀ ਭੂਮਿਕਾ 
ਇਸੇ ਰੂਪ “ਚ ਬਣ ਰਹੀ ਸੀ, ਪਰ ਬਾਅਦ “ਚ ਉਹਨਾਂ ਨੂੰ ਕਾਨੂੰਨੀ ਮਾਨਤਾ ਦੇ ਕੇ 
ਸਰਕਾਰ ਦੀ ਮਾਤਹਿਤ ਸੈਸਥਾ ਵਿੱਚ ਰੁਪਾਂਤਰਿਤ ਕਰ ਦਿੱਤਾ ਗਿਆ, ਜੋ ਮੂਲ ਟੀਚੇ ਤੋਂ 
ਸਪੱਸ਼ਟ ਰੂਪ ਵਿੱਚ ਭਟਕਣਾ ਸੀ। ਇਨਕਲਾਬੀ ਕਮੇਟੀਆਂ ਨੂੰ ਹੌਲੀ-ਹੌਲੀ ਸਰਕਾਰ 
ਇਕ ਅਹਿਮ ਐਗ ਦੇ ਰੂਪ ਵਿੱਚ ਇਹਨਾਂ ਨੇ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸੈਸਥਾ 
ਦੇ ਰੂਪ ਵਿੱਚ ਬਦਲਣ ਦੇ ਬਾਅਦ ਇਹ ਕਮੇਟੀਆਂ ਨੀਤੀ ਨਿਰਧਾਰਕ ਸੈਸਥਾ ਦੀ 
ਬਜਾਇ ਲੋਕ-ਸੈਪਰਕ ਮੇਚ ਬਣ ਕੇ ਰਹਿ ਗਈਆਂ। ਇਸ ਦਾ ਭਰਪੂਰ ਲਾਭ ਮੌਕਾ ਮਿਲਦੇ 
ਹੀ ਪੂੰਜੀਵਾਦੀ ਰਾਹੀਆਂ ਨੇ ਉਠਾਇਆ। ਉਲਟ ਇਨਕਲਾਬੀ ਰਾਜ ਪਲਟੇ ਦੇ ਬਾਅਦ 
ਡੇਂਗ-ਸਿਆਓ-ਪਿੰਗ ਨੇ ਪਹਿਲਾ ਮੌਕਾ ਮਿਲਦੇ ਹੀ ਇਨਕਲਾਬੀ ਕਮੇਟੀਆਂ ਨੂੰ ਗੈਰ 
ਕਾਨੂੰਨੀ ਕਰਾਰ ਦੇ ਦਿੱਤਾ। ਜੇਕਰ ਇਹ ਕਮੇਟੀਆਂ ਸਰਕਾਰ ਦੀਆਂ ਮਾਤਹਿਤ ਸੈਸਥਾਵਾਂ 
ਨਾ ਬਣਾ ਦਿੱਤੀਆਂ ਗਈਆਂ ਹੁੰਦੀਆਂ ਤਾਂ ਇਹ ਕੌਮ ਮੁਸ਼ਕਿਲ ਹੁੰਦਾ, ਮਜ਼ਦੂਰ ਜਮਾਤ 
ਦੀ ਤਾਨਾਸ਼ਾਹੀ ਦਾ ਆਧਾਰ ਵਿਆਪਕ ਹੋਣ ਦੇ ਕਾਰਨ ਜਮਾਤੀ ਤਾਕਤਾਂ ਦਾ ਸੈਤੁਲਨ 
ਬੁਰਜੂਆ ਤਾਕਤਾਂ ਦੇ ਇਸ ਹੱਦ ਤੱਕ ਅਨੁਕੂਲ ਨਾ ਹੁੰਦਾ ਅਤੇ ਪੂਜੀਵਾਦੀਆਂ ਲਈ 
ਉਲਟ-ਇਨਕਲਾਬੀ ਰਾਜਪਲਟਾ ਮੁਕਾਬਲਤਨ ਜ਼ਿਆਦਾ ਮੁਸ਼ਕਿਲ ਹੁੰਦਾ, ਜਾਂ ਹੋ ਸਕਦਾ 
ਹੈ ਕਿ ਅਸੈਭਵ ਵੀ ਹੁੰਦਾ। ਉਂਝ ਇਹ ਵਿਸ਼ਾ ਵਿਸਥਾਰ ਅਤੇ ਡੂੰਘੀ ਚਰਚਾ ਦੀ ਮੇਗ 
ਕਰਦਾ ਹੈ, ਪਰ ਕੁੱਲ ਮਿਲਾ ਕੇ ਸਾਡੀ ਰਾਇ ਇਹ ਹੈ ਕਿ ਮਿਹਨਤਕਸ਼ਾਂ ਨੂੰ ਪ੍ਰਤੱਖ ਰੂਪ 
ਵਿੱਚ ਸੱਤ੍ਰਾ ਸੰਪੇ ਜਾਣ, ਸ਼ਾਸਨ ਸਿੱਧਾ ਉਹਨਾਂ ਦੇ ਹੱਥਾਂ ਵਿੱਚ ਦੇਣ, ਨੀਤੀ ਨਿਰਧਾਰਿਕ 
ਅਤੇ ਫ਼ੈਸਲੇ ਦੀ ਪਰਕ੍ਿਆ ਵਿੱਚ ਉਹਨਾਂ ਦੀ ਹਿੱਸੇਦਾਰੀ ਵਧਾਉਣ ਅਤੇ ਇਸ ਤਰ੍ਹਾਂ 
ਮਜ਼ਦੂਰ ਜਮਾਤ ਦੀ ਤਾਨਾਸ਼ਾਹੀ ਦੇ ਆਧਾਰ ਨੂੰ ਵਿਆਪਕ ਬਣਾਉਣ ਦੇ ਪ੍ਰਯੋਗ ਵਿੱਚ 
ਚੀਨ ਦੀ ਪਾਰਟੀ ਦੀਆਂ ਕੁੱਝ ਸੀਮਾਵਾਂ ਅਤੇ ਅਸਫ਼ਲਤਾਵਾਂ ਰਹੀਆਂ ਹਨ। ਜੇਕਰ 
ਵਿਹਾਰ “ਚ ਰੁਪਾਂਤਰਿਤ ਕੀਤਾ ਗਿਆ ਹੁੰਦਾ ਤਾਂ ਕੇਂਦਰੀ ਕਮੇਟੀ ਸਹਿਤ ਹੋਰ ਉਪਰਲੀਆਂ 
ਕਮੇਟੀਆਂ “ਚ ਬੈਠੇ ਹੋਏ ਰਾਜ ਦੇ ਅਹਿਮ ਅਹੁਦਿਆਂ “ਤੇ ਬੈਠੇ ਮੁੱਠੀ ਭਰ ਪੂਜੀਵਾਦੀ 
ਰਾਹੀਆਂ ਦੁਆਰਾ ਛਲ, ਸਾਜਿਸ਼ ਅਤੇ ਫਿਰ ਰਾਜ ਪਲਟਾ ਇਨਾ ਆਸਾਨ ਨਾ ਹੁੰਦਾ। 

ਅਸੀਂ ਇਕ ਵਾਰ ਫਿਰ ਇਹ ਸਪੱਸ਼ਟ ਕਰ ਦੇਈਏ ਕਿ ਰੂਸ ਅਤੇ ਚੀਨ ਦੇ ਸਮਾਜਵਾਦੀ 

ਉਹ 


5।। 58000 4800 5॥10। 0 ੬00੧ ੧੧81085॥0॥੫/60118.60।। 


ਦੀਆਂ ਬਾਹਰਮੁੱਖੀ ਅਤੇ ਅਤਰਮੁੱਖੀ ਸੀਮਾਵਾਂ-ਸਮੱਸਿਆਵਾਂ ਦੇ ਵਿਸ਼ਲੇਸ਼ਣ ਦਾ ਸਾਡਾ 
ਇਹ ਯਤਨ ਫਿਲਹਾਲ ਇਕ ਦਮ ਸ਼ੁਰੂਆਤੀ ਕਿਹਾ ਜਾ ਸਕਦਾ ਹੈ। ਇਹਨਾਂ 'ਚੋਂ ਕੁੱਝ `ਤੇ 
ਸਾਡੀ ਪੱਕੀ ਰਾਇ ਹੈ, ਕੁੱਝ 'ਤੇ ਅਜੇ ਘੱਟ ਵੱਧ ਇਕ ਸਮਝ ਬਣੀ ਹੈ ਜਾਂ ਬਣ ਰਹੀ ਹੈ ਅਤੇ 
ਕੁੱਝ ਮੁੱਦੇ ਫ਼ਿਲਹਾਲ ਸਾਡੇ ਸਾਹਮਣੇ ਵਿੱਚਾਰਨਯੋਗ ਸਵਾਲਾਂ ਦੇ ਰੂਪ “ਚ ਖੜ੍ਹੇ ਹਨ । ਅਸੀਂ 
ਆਪਣੇ ਯਤਨਾਂ ਨਾਲ ਦੁਨੀਆਂ ਭਰ ਦੀਆਂ ਮਾਰਕਸਵਾਦੀ- ਲੈਨਿਨਵਾਦੀ ਪਾਰਟੀਆਂ- 
ਜਥੇਬੈਦੀਆਂ-ਵਿਅਕਤੀਆਂ ਤੋ ਲਗਾਤਾਰ ਸਿੱਖਦੇ ਹੋਏ ਇਹਨਾਂ ਸਾਰੇ ਮੁੱਦਿਆਂ “ਤੇ 
ਆਪਣੀ ਸਮਝਦਾਰੀ ਡੂੰਘੀ ਬਣਾਉਣ ਦੇ ਯਤਨ ਜਾਰੀ ਰੱਖਾਂਗੇ ਪਰ ਉੱਪਰ ਦੱਸੇ ਕਾਰਨਾਂ 
ਕਰਕੇ ਫਿਰ ਵੀ ਸਾਡੀਆਂ ਸੀਮਾਵਾਂ ਬਣੀਆਂ ਰਹਿਣਗੀਆਂ। 

ਇਕ ਹੋਰ ਗੱਲ ਜੋ ਇਸ ਪੂਰਕ “ਚ ਅਸੀਂ ਸਪੱਸ਼ਟ ਕਰ ਦੇਣੀ ਚਾਹੁੰਦੇ ਹਾਂ, ਉਹ ਇਹ 
ਕਿ ਰੂਸ, ਚੀਨ, ਪੂਰਬੀ ਯੂਰਪ ਜਾਂ ਪੂਰੀ ਦੁਨੀਆਂ “ਚ ਕਿਤੇ ਵੀ ਜਾਰੀ ਜਮਾਤੀ ਸੈਘਰਸ਼ 
ਸੈਸਾਰ ਪੱਧਰ ਤੇ ਜਾਰੀ ਜਮਾਤੀ ਸੈਘਰਸ਼ ਨਾਲ ਨਿਸ਼ਚਿਤ ਤੌਰ ਤੇ ਜੁੜਿਆ ਹੋਇਆ ਹੈ 
ਅਤੇ ਦੋਵੇਂ ਇਕ ਦੂਸਰੇ ਨੂੰ ਇਨੇ ਡੂੰਘੇ ਰੂਪ “ਚ ਪ੍ਰਭਾਵਿਤ ਕਰਦੇ ਹਨ ਕਿ ਇਹਨਾਂ ਨੂੰ 
ਅਲੱਗ ਕਰ ਕੇ ਨਹੀਂ ਦੇਖਿਆ ਜਾ ਸਕਦਾ। ਸਮਾਜਵਾਦੀ ਦੇਸ਼ਾਂ “ਚ ਪੂੰਜੀਵਾਦੀ 
ਮੁੜ ਬਹਾਲੀ ਇਹਨਾਂ ਦੇਸ਼ਾਂ ਦੇ ਜਮਾਤੀ ਸੈਘਰਸ਼ ਅਤੇ ਐਦਰੂਨੀ ਜਮਾਤੀ ਤਾਕਤਾਂ ਦੇ 
ਸੈਤੁਲਨ ਵਿੱਚ ਬਦਲਾਅ ਦੇ ਫ਼ਲਸਰੂਪ ਹੋਈ ਹੈ, ਪਰ ਸੈਸਾਰ ਵਿਆਪੀ ਜਮਾਤੀ ਸੈਘਰਸ਼ 
ਦੀ ਅਤੇ ਸਾਮਰਾਜਵਾਦੀ ਤਾਕਤਾਂ ਦੀ ਮਦਦ ਸਾਜਿਸ਼ ਅਤੇ ਘੁਸਪੈਠ ਦੀ ਅਤੇ ਸੈਸਾਰ 
ਪੂੰਜੀਵਾਦੀ ਢਾਂਚੇ ਦੀ ਹਾਜ਼ਰੀ ਅਤੇ ਕੌਮਾਂਤਰੀ ਵਿੱਤੀ ਪੂਜੀ ਦੀ ਤਾਕਤ ਦੀ ਨਿਰਸੰਦੇਹ 
ਪਿੱਛਲ ਮੋੜੇ ਦੀ ਪ੍ਰਕ੍ਰਿਆ ਵਿੱਚ ਮਹੱਤਵਪੂਰਨ ਭੂਮਿਕਾ ਰਹੀ ਹੈ। ਕਿਰਤ ਅਤੇ ਧੂਜੀ 
ਵਿੱਚਲਾ ਸੈਘਰਸ਼ ਇਕ ਲਮਕਵਾਂ ਸੈਸਾਰ ਵਿਆਪੀ ਮਹਾਂਯੁੱਧ ਹੈ ਅਤੇ ਵੱਖ-ਵੱਖ ਦੇਸ਼ਾਂ “ਚ 
ਹੋਣ ਵਾਲੇ ਇਨਕਲਾਬਾਂ ਅਤੇ ਉਹਨਾਂ ਦੀ ਹਾਰ ਇਸ ਸੈਸਾਰ ਵਿਆਪੀ ਮਹਾਂਯੁੱਧ ਵਿੱਚ 
ਸਿਰਫ਼ ਕੁੱਝ ਮੋਰਚਿਆਂ 'ਤੇ ਹੋਣ ਵਾਲੀਆਂ ਜਿੱਤਾਂ ਅਤੇ ਹਾਰਾਂ ਹਨ। ਇਸ ਪੂਰੇ ਵਿਸ਼ੇ ਦੀ 
ਚਰਚਾ ਸਿਰਫ਼ ਇਕ ਅਲੱਗ ਲੇਖ “ਚ ਹੀ ਵਿਸਥਾਰ ਨਾਲ ਸੈਭਵ ਹੈ। ਇੱਥੇ ਇੰਨਾ 
ਵਰਨਣ ਅਸੀਂ ਇਸ ਮੁੱਦੇ 'ਤੇ ਸਿਰਫ਼ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕੀਤਾ ਹੈ। 


(72) 


5।। 58000 4800 5॥10। 0 €00॥ ੧੧81085॥0॥੫/60118.60।। 


